4 
ਕਓਂ ਸਤਿਗੁਰ ਪ੍ਰਸਾਦਿ 


ਭਗਤ ਕਬੀਰ 


ਡਾ. ਰੰਡਾ ਸਿੰਘ ਮੈਮੋਰੀਅਲ ਟਰੱਸਟ ਦੀ ਸਾਲ 1995-96 ਦੀ ਪ੍ਰਤਿਯੌਗਤਾ ਵਿਚ 
ਦੂਜਾ ਸਥਾਨ ਪ੍ਰਾਪਤ ਕਰਨ ਵਾਲਾ ਲੇਖ 


ਡਾ. ਇੰਦਰਜੀਤ ਸਿੰਘ ਵਾਸੂ 
ਫਗਵਾੜਾ । 


ਵਿਸ਼ੇਸ਼ ਸਹਿਯੋਗ 1 
ਅਕਾਡਮੀ ਆਫ਼ ਸਿੱਖ ਰਿਲੀਜਨ ਐੱਡ ਕਲਚਰ, 
; _- ` ਪਟਿਆਲਾ । 
ਸ਼ੋੋਮਣੀਂ ਗੁਰਦੁਆਰਾ ਪ੍ਰਬੋਧਕ ਕਮੋਟੀ, ਆੰ ਮ੍ਰਿਤਸਰ । 
ਥਿਲੂ ਮਾਊਂਟ ਗੁਰਦੁਆਰਾ, ਰੀਡਿੰਗ (ਅਮਰੀਕਾ) 
(ਸ. ਜਸ਼ਿੰਦਰ ਸਿੰਘ ਸਿੱਧੂ ਰਾਹੀ”) 


1997 
ਗੁਰੂ ਨਾਨਕ ਦੇਵ ਮਿਸ਼ਨ ਲੜੀ--471 






ਮਿਸ਼ਨ, . ਅਕਾਡਮੀ ਆਫ਼ ਸਿੱਖ ਰਿਲੀਜਨ ਐੱਡ ਕਲਚਰ 
ਭ“ ਮਾਰਗ, ਭੁਪਿੰਦਰ ਨਗਰ, ਪਟਿਆਲਾ । 
ਰ੍ ਟਾਂ : 9-00 ਰੁਪਏ 


2715 67078 7 %771 $ 76 71 ੬4570 7(7070697727957078% ਗਨ 


ਭਗਤ ਕਬੀਰ 


ਭਗਤ ਕਬੀਰ ਮੱਧ ਕਾਲ 'ਦੇ ਕ੍ਰਾਂਤੀਕਾਰੀ ਭਗਤ ਹੋਏ ਹਨ । ਇਨ੍ਹਾਂ ਨੇ ਉਤਰੀ 
ਭਾਰਤ ਵਿਚ ਭਗਤੀ ਲਹਿਰ ਦੀ ਅਗਵਾਈ ਕੀਤੀ ਤੇ 'ਨਿਰਗੁਣਵਾਦੀ ਭਗਤੀ ਭਾਵਨਾਂ ਦਾ 
ਪ੍ਰਚਾਰ ਕੀਤਾ । ਇਨ੍ਹਾਂ ਦਾ ਜਨਮ 1398 ਈਸਵੀ (ਜੇਠ ਸੁਦੀ 15, 1455 ਬਿਕਰਮੀ) 
ਵਿਚ ਹੋਇਆ । ਰਵਾਇਤ ਅਨੁਸਾਰ ਕਿਸੇ ਵਿਧਵਾ ਬ੍ਰਾਹਮਣੀ ਨੇ ਇਨ੍ਹਾਂ ਨੂੰ ਜਨਮ ਦੇ ਕੇ 
ਸਮਾਜਕ ਕਰੋਪੀ ਤੋ ਬਦਣ ਲਈ, ਬਨਾਰਸ ਦੇ ਨੇੜ ਠਹਿਫਤਲਾਬ ਦੇ ਕੋਢੇਂ ਛਡ ਦਿਤਾ 
ਜਿਥੋਂ” ਨੀਰੂ _(ਨਾਮਾਂਤਰ ਅਲੀ) ਨਾਂ ਦੇ ਨਿਰਸੰਤਾਨ ਮੁਸਲਮਾਨ ਜੁਲਾਰੇ ਨੇ ਘਰ ਚੁੱਕ` 
ਲਿਆਂਦਾ ਤੇ ਉਸ ਦੀ ਪਤਨੀ ਨੀਮਾਂ ਨੇ ਪੁੱਤਰ ਵਾਂਗ ਪਾਲਿਆ ਤੇ ਵਡਾ ਰੋਣ ਤੇ ਕਬੀਰ' 
ਨਾਂ ਰਖਿਆਂ । ਇਨ੍ਹਾਂ ਦੀ ਪਾਲਨਾ ਇਸਲਾਮਕ ਪਿਛੋਕੜ _ਵਿਚ ਰਈ ਪਰ ਕਿਉਕਿ 
ਸੰਸਕਾਰਾਂ ਕਰਕੇ ਇਹ ਹਿੰਦੂ ਅਥਵਾ ਬ੍ਰਾਹਮਣ ਸਨ, ਵਸ ਕਰਕੇ ਇਨ੍ਹਾਂ ਦੀ ਬਾਣੀ ਵਿਚ 
ਹਿੰਦੂ ਤੇ ਇਸਲਾਮੀ ਸੰਸਕਿ੍‌ਤੀ ਦਾ ਮਿਸ਼ਰਨ ਮਿਲਦਾ ਹੈ ।: 

ਭਗਤ ਕਬੀਰ ਦੇ ਸਮੇ" ਪੁਰੋਹਤਾਈ ਕਰਮਕਾਂਡ ਦਾ ਬੋਲਬਾਲਾ ਸੀ । ਧਾਰਮਕ ਰਸਮਾਂ ਦੇ 
ਕਰਨ ਕਰਾਉਣ ਵਿਚ ਬ੍ਰਾਹਮਣਾਂ ਦੀ ਅਜਾਰੋਦਾਰੀ ਸੀ । ਇਸ ਕਰੜੇ ਸਾਧਾਰਨ ਜਨਤਾ 
ਇਨ੍ਹਾਂ ਤੋਂ ਬੇਜ਼ਾਰ ਸੀ । ਕਈ ਸਦੀਆਂ ਪਹਿਲਾਂ ਬੁੱਧ-ਮਤ ਜੋਨ-ਮਤ, ਨਾਥ-ਜੋਗੀ ਆਦਿ 
ਬ੍ਰਾਹਮਣੀ ਜੂਲੋ ਤੋ ਮੁਕਤੀ ਪ੍ਰਾਪਤ ਕਰ ਚੁਕੇ ਸਨ । ਇਸ ਸਮੇ” ਰੇਠਲੀਆਂ ਜਾਤਾਂ ਵਿਚੋਂ 
ਕਈ ਮਹਾਂਪੁਰਸ਼ ਪੈਦਾ ਹੋਏ ਜਿਨ੍ਹਾਂ ਨੇ ਆਪਣੇ ਕਿਰਦਾਫ਼ ਨਾਲ ਦਿਹ ਸਿੱਧ ਕਰ ਦਿੱਤਾ ਕਿ 
ਪ੍ਰਾਣੀ ਜਨਮ ਕਰਕੇ ਨਹੀ”, ਕਰਮ ਕਰਕੇ ਉੱਚਾ ਹੈ। ਭਗਤੀ ਦਰ ਵਿਅਕਤੀ ਦਾ ਜਨਮ- 
ਸਿੱਧ ਅਧਿਕਾਰ ਹੈ ਤੇ ਇਹ ਮਨੁੱਖ ਨੂੰ ਸ੍ਰੇਸ਼ਟ ਬਣਾ ਦਿੰਦੀ ਹੈ । ਇਨ੍ਹਾਂ ਮਹਾਂ-ਪੁਰਸ਼ਾਂ ਦੁਆਫਾ 
ਚਲਾਈ ਲਹਿਰ ਭਗਤੀ ਲਹਿਰ ਕਰਕੇ ਜਾਣੀ ਗਈ ਜਿਸਦਾ ਆਧਾਰ ਭਗਤੀ ਭਾਵਨਾ ਸੀ ਤੇ ਜੋ 
ਨਿਰੋਲ ਭਾਰਤੀ ਤੇ ਦੇਸੀ ਸੀ ।! ਇਹ ਲਹਿਰ ਅਸਲ ਵਿਚ ਬਾਹਮਣਵਾਦ ਦੇ ਸੁੱਕੇ ਫਲਸਫੇ 
ਵਿਰੁੱਧ ਪ੍ਰਤੀਕਰਮ ਦੇ ਫਲੋ-ਸਰੂਪ ਸਾਹਮਣੇ ਆਈ । ਇਸ ਲਹਿਰ ਦੇ ਆਗੂਆਂ ਨੇ ਕਾਜੀਆਂ 
ਤੇ ਬ੍ਰਾਹਮਣਾਂ ਦੇ ਕਿਰਦਾਰ ਦੀ ਇਕੋ ਜਿੰਨੀ ਨਿਖੇਧੀ ਕੀਤੀ । ਵਿਅਕਤੀਗਤ ਮਨ ਦੀ 
ਸੁਤੰਤਰਤਾ, ਸੱਚ ਦੀ ਤਲਾਸ਼, ਰੀਤੀ-ਰਿਵਾਜਾਂ ਦੀ ਪੁੱਛ-ਪੜਤਾਲ, ਜ਼ਾਤ ਪਾਤ ਦੀ ਨਿਖੇਧੀ 
ਤੇ ਔਰਤ ਦੀ ਰੂਹਾਨੀ ਸ਼ਕਤੀ ਦੇ ਆਦਰਸ਼ ਇਸ ਲਹਿਰ ਦੇ ਵਡੇ ਆਸ਼ੇ ਸਨ । ਗੁਰ੍ਹ 
ਅਰਜਨ ਦੋਵ ਜੀ ਨੇ ਭਗਤ ਕਬੀਰ ਤੋਂ` ਬਿਨਾਂ ਹੋਰ ਵਗਤਾਂ--ਨਾਮਦੇਵ, ਰਵਿਦਾਸ, 
ਰਾਮਾਨੰਦ, ਪਰਮਾਨੰਦ, ਤ੍ਰਿਲੋਚਨ, ਧੰਨਾ, ਬੇਣੀ, ਸੈਣ, ਜੈਦੇਵ, ਧੀਪਾ, ਸਧਨਾ, ਸੂਰਦਾਸ 
ਦੀ ਬਾਣੀ ਨੂੰ ਗੁਰੂ ਗ੍ਰੰਥ ਸਧੰਹਥ ਵਿਚ ਦਰਜ 'ਕੀਤਾ ਕਿਉਕਿ ਭਗਤਾਂ ਦੁਆਰਾ ਸੁੜਾਇਆ 


2715 0/707% 7 99711 2 79% 7 ੬446707 7(7067971976 70779 7 0 01/.£77 


ਮੁਕਤੀ ਦਾ ਰਾਹ ਗੁਰਮਤਿ ਨਾਲ ਮੋਲ ਖਾਂਦਾ ਸੀ । 

ਭਗਤ ਕਬੀਰ ਜੀ ਦੀ ਜੀਵਨ-ਕਥਾ ਕਾਲਪਨਿਕ ਕਹਾਣੀਆਂ ਦੇ _ਮਿਸ਼ਰਨ ਨਾਲ 
ਇੰਨੀਂ ਧੁੰਦਲੀ ਹੋ ਗਈ ਹੈ ਕਿ ਅਸਲੀਅਤ ਦੀ ਪਛਾਣ ਕਰਨ ਬੜੀ ਕਿਨ ਹੈ / ਪਰ ਉਨ੍ਹਾਂ 
ਦੀ ਬਾਣੀ ਇਕ ਅਜੇਹਾ ਸੋਮਾ ਹੈ ਜਿਸ ਵਿਚ ਉਨ੍ਹਾਂ ਦੀ ਪਰਪੱਕ ਵਿਚਾਰਧਾਰਾ ਤੇ ਅਦੁਤੀ 
ਸ਼ਖ਼ਸੀਅਤ ਦਾ ਪਤਾ ਲਗਦਾ ਹੈ । ਗੁਰੂ ਅਮਰਦਾਸ ਜੀ ਅਨੁਸਾਰ ਭਗਤ ਕਬੀਰ ਨੂੰ 
ਮੁਕਤ-ਪੱਦ ਪ੍ਰਾਪਤ ਸੀ । ਉਨ੍ਹਾਂ ਦਾ ਇਹ ਕਥਨ ਇਸ _ਗੱਠ ਦੀ _ਸ਼ਾਹਦੀ ਭਰਦਾ ਹੈ, 
ਨਾਮਾ ਛੀਬਾ ਕੜੀਰੁ ਜ੍ਰੋਲਾਹਾ ਪੂਰੇ ਗੁਰਿ ਤੇ ਗਤਿ ਪਾਈ ।' ਭਗਤ ਰਵਿਦਾਸ ਜੀ ਅਨੁ- 
ਸਾਰ ਆਪ ਨੇ ਆਪਣੀ ਸ਼ਕੀਅਤ-ਪਸੋਦ ਖਿਤ=ਪੁਰਖੀ ਤੌਂ ਪਰੋ ਹੱਟ ਕੇ, ਉੱਚ ਰਹਿਨੀ ਤੇ 
ਪ੍ਰਭੂ-ਭਗਤੀ ਦੁਆਰਾ 'ਤੰਨ-ਲੋਕਾਂ ਵਿਚ ਪ੍ਰਸਿਧੀ ਪ੍ਰਾਪਤ ਕੀਤੀ ।5 

ਭਗਤ ਕਬੀਰ ਸੁਤੰਤਰ ਵਿਅਕਤਿਤੱਵ ਦੇ ਮਾਲਕ ਸਨ । ਬ੍ਰਾਹਮਣੀ ਆਚਾਰ ਦੀ 
ਲਿਫਾਰਥਕ ਪੂਜਾ, ਸੰਸਕਾਰਾਂ ਦੀ ਵਿਚਾਰਹੀਣ ਗੁਲਾਮੀ, ਕਿਸੇ ਸੈਪਰਦਾਇ ਨਾਲ ਬੱਝ ਕੇ 
ਰਹਿਣਾ, ਉਨ੍ਹਾਂ ਨੂੰ ਪਦ ਨਹੀਂ ਸੰ ! ਮਾਨਵ ਦੀ ਸੁਤੰਤਰਤਾ ਲਈ ਉਹ ਨਿਰੰਤਰ 
ਸੰਘਰਸ਼ਸ਼ੀਲ ਰਹੇ ! ਉਨ੍ਹਾਂ ਦ। ਆਦਰਸ਼, ਬਿਨਾਂ ਜਾਤ, ਕੱਲ ਜਾਂ ਪਦਵੀ ਦਾ ਖਿਆਲ 
ਕੀਤਿਆਂ, ਸਮਾਨ ਮਰਿਯਾਦਾ ਦਾ ਪ੍ਰਕਟਾਵਾ ਕਰਨਾ ਸੀ । ਉਨ੍ਹਾਂ ਨੇ ਵਰਣ ਤੇ ਸੈਪਰਦਾਫਾਂ 
ਦੇ ਬੰਧਨਾਂ ਨੂੰ ਤੋੜਿਆ, ਮਾਨਵ ਨੂੰ ਸੁਤੰਤਰ ਵਾਤਾਵਰਣ ਦਿਤਾ ਤੇ ਉਸ ਨੂੰ ਇਕੋ ਜਿਹਾ 
ਸਨਮਾਨ ਦੇਣ ਦੀ ਪ੍ਰੇਰਣਾ ਦੇ ਕੇ, ਮਹਾਤਮਾ ਬੁੱਧ ਦੇ ਅਧੂਰੇ-ਕੰਮ ਨੂੰ ਖੂਰਾ ਕੀਤਾ । 

ਪ੍ਰਸਿਧ ਇਤਿਹਾਸਕ ਪੁਸਤਕ ਆਈਨੇ ਅਕਬਰੀ ਅਨੁਸਾਰ ਉਹ ਪੱਕੇ ਅਦਵੈਤਵਾਦੀ 
ਸਨ ।” ਉਨ੍ਹਾਂ ਨੇ ਬ੍ਰਹਮ ਤੋ" ਭਿੰਨ ਹੌਰ ਕਿਸੇ ਨੂੰ ਪਰਮਸੱਤਾ ਨਹੀ" ਮੈਨਿਆ ਤੇ ਸਰਵਵਿਆਪੀ 
ਨਿਰਾਕਾਰ ਦੀ ਉਪਾਸਨਾ ਕੀਤੀ । ਇਸ਼ ਸੰਦਰਭ ਵਿਚ ਇਕ ਗੱਲ ਵਿਸ਼ੋਸ਼ ਹੈ ਕਿ ਉਨ੍ਹਾਂ ਨੇ 
ਆਪਣੇ ਗੁਰੂ ਰਾਮਾਨੰਦ ਨੂੰ ਵੀ ਅਵਤਾਰ-ਪੂਜਾ ਤੋ" ਹਟਾ ਕੇ ਸ਼ਬਦ-ਮਾਫਗੀ ਬਣਾਇਆ । 
ਆਦਿ ਗ੍ਰੈਥ ਵਿਚ ਸ੍ਰੀ ਰਾਮਾਨੰਦ ਦਾ ਦਿੱਕ ਸ਼ਕਦ ਹੈ ਜਿਸ ਵਿਚ ਉਨ੍ਹਾਂ ਨੇ ਇਸ ਤਬਦੀਲੀ 
ਦਾ ਵਰਨਣ ਕੀਤਾ ਹੈ ਜਿਜ ਵਿਚ ਉਹ ਬਾਹਰਲੀ ਪਾਠ-ਪੂਜਾ ਦਾ ਖੰਡਨ ਤੇ ਪਰਮ ਹਕੀਕਤ 
ਅੰਦਰੋ ਲੱਭਣ ਦੇ ਆਸ਼ੇ ਦਾ ਮੋਡਨ ਕਰਦੇ ਹਨ ।$ 

ਕਬੀਰ ਕਪੜਾ ਬੁਨਣ ਵਾਲਾ ਕਿਰਤੀ ਜੁਲਾਹਾ ਸੀ ਪਰ ਉਸ ਨੇ ਆਪਣੇ ਮਜ਼ਦੂਰ 

ਜੀਵਨ ਨੂੰ ਆਪਣੀ ਰੂਹਾਨੀ ਜ਼ਿੰਦਗੀ ਵਿਚ ਰੁਕਾਵਟ ਨਹੀਂ ਬਣਨ ਦਿਤਾ । ਡਾ. ਸਤਨਾਮ 
ਜਿੰਘ ਸ਼ਰਮਾ ਅਨੁਜਾਰ ''ਉਹ ਇਕ ਪਾਸੇ ਨਿਰਅੱਖਰ ਭਟਾਚਾਰੀਆ ਸੀ ਜਿਸ ਨੇ ਸਿਆਹੀ 
ਅਰ ਕਾਗ਼ਜ਼ ਨੂੰ ਛੁਹਿਆ ਤਕ ਨਹੀਂ” ਤੋਂ ਦੂਜੇ ਉਹ ਗਿਆਨ,ਪ੍ਰੋਮ ਤੇ ਅਨੁਭੂਤੀ ਦਾ ਅਗਾਧ 
ਭੰਡਾਰ ਸੀ ।? ਸਾਹਸ ਤੋਂ ਸ਼ਕਤੀ ਵਿਚ ਉਹ ਬੋਜੋੜ ਸੀ । ਉਸ ਨੇ ਰੂੜੀਵਾਦ ਦਾ ਖੈਡਨ 
ਕੀਤਾ । ਇਸ ਖੈਡਨ ਵਿਚ ਹਿੰਦੂਆਂ ਦੀ ਮੂਰਤੀ ਪੂਜਾ, ਅਵਤਾਰਵਾਦ ਤੇ ਮੁਸਲਮਾਨਾਂ ਦਾ 
ਪੈਗੰਬਰ, ਰੌਜ਼ਾਂ, ਨਿਮਾਜ਼, ਕੁਰਬਾਨੀ ਆਦਿ ਸਭ ਕੁਝ ਆ ਜਾਂਦਾ ਹੈ ।9 

ਭਗਤ ਕਬੀਰ ਨੇ ਆਪਣੀ ਰਿਹਾਇਸ ਬਨਾਰਸ ਤੇ ਇਸ ਦੇ ਆਲੋਂ ਦੁਆਲੇ ਹੀ ਜ਼ੱਖੀ । 


023 


(2) 


271,$8/707% 7 99711 2 99% 7 44670 7(7067971976 7679 %7 0 01/.£77 


ਇਕ ਵਾਰ ਆਪ ਨੂੰ ਸਿਕੰਦਰ ਲੋਧੀ ਨੇ, ਇਕ ਹਮਲੇ ਸਮੇ ਗ੍ਰਿਫਤਾਰ ਕਰਕੇ ਕਈ ਕਸ਼ਟ 
ਦਿਤੇ । ਭਗਤ ਕਬੀਰ ਨੇ ਆਪਣੇ ਇਕ ਸ਼ਬਦ ਵਿਚ ਇਸ ਗੱਲ ਦਾ ਸੋਕੇਤ ਕੀਤਾ ਹੈ ਕਿ 
ਉਸ ਨੂੰ ਹਾਥੀ ਅਗੇ ਸੁਟਿਆ ਗਿਆ ਪਰ ਹਾਥੀ ਡਰ ਕੇ ਭੱਜ ਗਿਆ । ਇਸ ਚਮਤਕਾਰ ਨੂੰ 
ਵੇਖ ਕੇ ਰਾਜੇ ਨੇ ਉਸ ਨੂੰ ਰਿਹਾਅ ਕਰ ਦਿਤਾ ।” 

ਆਪ 120 ਸਾਲ ਦੀ ਉਮਰ ਭੌਗ ਕੇ ਸੰਨ 1518 ਈ. ਵਿਚ ਮਗਹਰ ਨਗਰ ਵਿਖੇ 
ਅਕਾਲ ਚਲਾਣਾ ਕਰ ਗਏੇ । ਜੀਵਨ ਦੇ ਆਖਠੀ ਹਿੱਸੇ ਵਿਚ ਆਪ ਇਥੇ ਇਸ ਮਾਨਤਾ ਨੂੰ 
ਤੋੜਨ ਲਈ ਆ ਵੱਸੇ ਸਨ ਕਿ ਮਗਹਰ ਵਿਚ ਪ੍ਰਾਣ ਤਿਆਗਣ ਵਾਲਾ ਖੋਤੇ ਦੀ ਜੂਨ ਵਿਚ, 
ਧੈੱਦਾ ਹੈ । ਆਪ ਜੀ ਦੇ ਨਾਮ ਤੇ ਇਕ 'ਕਬੀਰ ਪੰਥ' ਵੀ ਚਲਿਆ ਜਿਸ ਵਿਚ ਬਹੁਤਾ 
ਕਠਕੇ ਨੀਵੀਆਂ ਜਾਤਾਂ ਦੇ ਲੋਕ ਸ਼ਾਮਲ ਹੋਟ ।? 
ਰਚਨਾ 

ਗੁਰੂ ਗ੍ਰੰਥ ਸਾਹਿਬ ਵਿਚ, ਆਪ ਜੀ ਦੇ _ਜ਼ਬਦਾਂ, ਪਤੈੜੀਆਂ ਤੇ ਸਲੋਕਾਂ ਦੀ ਕੁੱਲ - 
ਗਿਣਤੀ 532 ਹੈ ।” ਆਦਿ ਗ੍ਰੈਥ ਤੋਂ ਬਾਹਰ ਵੀ ਆਪ ਜੀ ਦੀ ਕਾਫੀ ਰਦਨਾ ਮਿਲਦੀ. 
ਹੈ । ਭਗਤ ਕਬੀਰ ਨੇ ਆਪਣੀ ਰਚਨਾ ਵਿਚ, ਸੈਸਾਰ ਮਾਇਆ, ਰੱਬ ਤੇ ਮਨੁੱਖ ਦੋ ਆਪਸੀ` 
ਸੈਬੰਧਾਂ ਦੀ ਇਸ ਤਰ੍ਹਾਂ ਵਿਆਖਿਆ ਕੀਤੀ ਹੈ ਜਿਸ ਨਾਲ ਉਸ ਦੀ ਇਹ ਕਿਤ ਖ਼ਨੱਖ ਤੇ 
ਮਨੁੱਖੀ ਸਮਾਜ ਲਈ ਸਾਰਥਕ ਤੇ ਲਾਹੇਵੇਦੀ ਬਣ ਗਈ ਹੈ । ਕੜੀਰ-ਬਾਣੀ ਵਿਚੋ ਮਨੁੱਖ 
ਦੇ ਮੂਲ ਸਰੋਕਾਰ ਪਰਮਾਤਮਾ ਦੀ ਪ੍ਰਾਪਤੀ ਤੇ ਇਸ ਨਾਲ ਸੈਬੋਧਤ ਅਧਿਆਤਮਕ ਸਾਧਨਾਂ, 
ਮਾਨਵੀ ਹਸਤੀ ਦਾ ਸੈਕਟ ਤੇ ਇਸ ਦਾ ਸਮਾਧਾਨ, ਮਾਨਵ ਪਰਿਵਰਤਨ, ਨਵੇਂ' ਮਨੁੱਖ ਦੀ 
ਸਿਰਜਨਾ, ਮਨੁੱਖੀ ਜੀਵਨ ਜਾਚ ਆਦਿ ਵਿਸ਼ਿਆਂ ਦਾ ਨਿਬੋੜਾ ਕੀਤਾ ਜਾ ਸਕਦਾ ਹੈ ਤੇ 
ਇਨ੍ਹਾਂ ਦੇ ਅਧਾਰ ਤੇ ਉਤਮ ਮਾਨਵੀ ਸਭਿਆਢਾਰ ਦੇ ਉਘੜਵੇ” ਪੱਖਾਂ ਨੂੰ ਨਿਹਿਆ ਜਾ 
ਸਕਦਾ ਹੈ । ਇਨ੍ਹਾਂ ਸਾਰੇ ਪੱਤਾਂ ਬਾਰੇ ਵੇਰਵੇ ਸਾਹਿਤ ਚਰਚਾ ਹੇਠ ਲਿਖੋ ਢੰਗ ਨਾਲ ਕੀਤੀ 
ਜਾਂਦੀ ਹੈ । 
ਜੋਸਾਰ ਦਾ ਸੰਕਲਪ 
`ਅਧਿਆਤਮਵਾਦੀਆਂ ਵਿਚ ਸਦਾ ਇਰ ਦਿਲਚਜਧੀ ਰਹੀ ਹੈ ਤਿ ਸੰਜਾਫ ਦੀ ਅਨੇਕਤ 
ਪਿਛੇ ਇਕਸੂਰ ਕਰਨ ਵਾਲੀ ਹਕੀਕਤ ਹੈ ”% ਕਬੀਰ ਲਈ ਸੌਸਾਰ ਰੱਬ ਤੇ" ਭਿੰਨ ਨਹੀਂ” ੧ 
ਉਹ ਸੈਸਾਰ ਦੀ ਅਨੇਕਤਾਂ ਵਿਚੋ" ਰੱਬ ਦੇ ਦੀਦਾਰ ਕਰਦਾ ਹੈ ।# ਉਹ ਆਖਦਾ ਹੈ ਕਿ ਰੱਬ 
ਜਗਤ ਦਾ ਤਮਾਸ਼ਾ ਲਗਾਉਣ ਵਾਲ਼ਾ ਬਾਜ਼ੀਗਰ ਹੈ, _ਜਦੋ' ਉਹ ਆਪਣੇ ਸ੍ਹਾਂਗ ਨੂੰ ਸਮੰਟ 
ਲੈਦਾ ਹੈ, ਫਿਰ ਉਹ ਆਪਣੇ ਆਪ ਸੁੰਨ ਹੋ ਕੇ ਬੈਠ ਜਾਂਦਾ ਹੈ ।੪ ਦਿਹ ਸੋਸਾਰ ਇਕ ਜਾਦੂ 
ਜਿਹਾ ਹੈ ਜਿਸ ਦੀ ਅਸਲੀਅਤ ਕੁਝ ਹੌਰ ਹੈ ਪਰ ਵੇਖਣ ਵਿਚ ਬੜਾ ਮਨਮੋਹਕ ਜਾਪਦਾ 
ਹੈ। ਇਸ ਨਾਲ ਲਗਾਵ ਪੈਦਾ ਕਰਕੇ ਕਿਸੇ ਦੇ ਹੱਥ ਪੱਲੇ ਕੁਝ ਨਹੀ ਪੈਦਾ : 

ਦਿ੍‌ਸ਼ਟਮਾਨ ਜਗਤ ਮਾਇਆ ਦਾ ਪ੍ਰਪੰਚ ਹੈ ! ਇਸ ਲਈ ਵਰ ਮਿਥਿਆ ਦੈ ੧੧੩ 


ਸੋਸਾਰ ਚਲਦੀ ਸਰਾਂ ਹੈ ਜਿਥੇ ਸਦੀਵ ਕਾਲ ਕੋਈ ਨਹੀਂ ਰਹਿ ਸਕਦਾ । ਜਿਹੜਾ ਜਿੱ 


(33 


2715 0/707% 7 9971 2 99% 7 ੬447707 8 7(70670719767 0789 ਆਰਟ ੦7 


ਫਸਤੇ ਤੇ ਨਹੀਂ ਚਲਦਾ, ਉੱਸ ਨੂੰ ਧੱਕੇ ਖਾਣੇ ਪੈੱਦੇ ਹਨ । ਬਾਲਕ, ਬਜ਼ੁਰਗ, ਜਵਾਨ ਸਭ 
ਨੂੰ ਜਮ ਲੈ ਜਾਂਦਾ ਹੈ । ਬਲਵਾਨ ਮੌਤ, ਰਾਜਾ ਪਰਜਾ, ਧਨਵਾਨ, ਨਿਰਧਨ ਆਦਿ ਸ਼ਭ ਨੂੰ 
ਸਾਰਵੀਂ ਹੈ 

ਸੋਸਾਰ ਦੀ ਨਾਸ਼ਮਾਨਤਾ ਦਾ ਇਹ ਭਾਵ ਭਗਤ ਕਬੀਰੇਂ ਨੂੰ ਨਿਰਾਸ਼ ਨਹੀ` ਕਰਦਾ । 
ਇਜ਼ੇ ਕਰਕੇ ਉਹ ਆਖਦਾ ਹੈ ਕਿ ਰੱਥ ਦੇ ਸੇਵਕ ਮੌਤ ਨੂੰ ਜਿੱਤੇ ਲੈਂਦੇ ਹਨ, ਉਹ ਆਵਾਗਵਨ 
ਤੋਂ ਸ਼ੁਤੰਤਰ ਹੋ ਜਾਂਦੇ ਹਨ, ਉਹ ਮਰਦੇ ਨਹੀ । ਉਹ ਪੁੱਤਰ, ਪਤਨੀ, ਧੰਨ, ਪਦਾਰਥਾਂ 
ਆਦਿ ਦਾ ਮੋਰ ਤਿਆਗ ਦਿੰਦੇ ਹਨ 1 ਇਨ੍ਹਾਂ ਤੋ ਸੁਤੰਭਰ ਹੋ ਕੇ ਅਸੀਮ ਪਰਮਾਂਤਮਾ ਨਾਲ 
ਇਕਸ਼ੁਰ ਹੁੰਦੇ ਹਨ ।” 
ਮਾਇਆ ਦਾ ਸੈਕਲਪ 

ਭਗਤ ਕਬੀਰ ਨੇ ਮਾਇਆ ਨੂੰ ਇਕ ਬਲਵਾਨ ਸ਼ਕਤੀ ਦੇ ਰੂਪ ਵਿਚ ਚਿਤਵਿਆ ਹੈ 
ਜਿਸਨੇ ਬ੍ਰਹਮਾ, ਵਿਸ਼ਨੂੰ ਤੇ ਜ਼ਿਤ ਜੀ ਛੱਲ ਲਏ ਹਨ । ਤਿੰਨ ਲੌਕੋ ਇਸ ਸੈਪਨੀ ਦੇ ਡੰਗੇ 
ਦੋਏ ਹਨ ।% ਇਹ ਜੀਵਾਂ ਨੂੰ ਭਟਕਾਉਣ ਵਾਲੀ ਤੇ ਲਾਲਚ ਵਿਚ ਛਸਾਉਂਣੇ ਵਾਲੀ ਹੈ ।£ 
ਇਸ ਵਿਚ ਗਲਤਾਨ ਵਿਅਕਤੀ ਅੰਤ ਤੇ ਬਰਬਾਦ ਹੋਂ ਜਾਂਦਾ ਹੈ । ਮਾਇਆ ਜੀਵਾਂ ਨੂੰ ਭੁਲਾ 
ਕੇ ਮੌਤ ਦੇ ਦਰ ਤੇ ਪੁਚਾ ਦਿੰਦੀ ਹੈ । 

ਮਾਇਆ ਸਦਾ ਸੁਹਾਗਣ ਨਾਰ ਹੈ । ਇਸ ਨੂੰ ਹਰ ਮਨੁੱਖ ਆਪਣੀਂ ਇਸਤਰੀ ਬਣਾ ਕੋ 
ਰਖਣਾ ਚਾਹੁੰਦਾ ਹੈ । ਜੇ ਇਸ ਦਾ ਮਾਲਕ ਮਨੁੱਖ ਮਰ ਜਾਏ ਤਾਂ ਇੰਹ ਮਾਇਆ ਰੌ'ਦੀ 
ਨਹੀਂ" ਕਿਤੇੱਕਿ ਇਜ ਦਾ ਕੋਈ ਹੌਰ ਰਾਖਾ ਪੈਦਾ ਹੋ ਜਾਂਦਾ ਹੈ । ਮਨੁੱਖ ਮਾਇਕ ਪਦਾਰਥਾਂ 
ਦੇ ਭੋਗਾਂ ਰਾਹੀ" ਨਰਕ ਸਹੇੜ ਲੈਦਾ ਹੈ ।£ 

ਮਾਇਆ ਨੂੰ ਵੇਖ ਕੇ ਸੰਸਾਰ ਖੁਸ਼ ਹੁੰਦਾ ਹੈ ਪਰ ਸੈਤਾ ਨੂੰ ਇਹ ਜ਼ਹਿਰ ਵਾਂਗ ਏਗਦੀ 
ਹੈ । ਇਹ ਰਸੋਸ਼ਾਂ ਵੇਸਵਾ ਵਾਂਗ ਸਿੰਗਾਰ ਕਰੀ ਰਖਦੀ ਹੈਂ ਪਰ ਸੈਤਾਂ ਦੀ ਫਿੰਟਕਾਰੀ ਹੋਈ 
ਉਹਨਾਂ ਤੋਂ ਪਰੇ ਰਹਿੰਦੀ ਹੈ । ਸੰਤਾਂ ਨੂੰ ਇਹ ਗ੍ਰਸਣ ਦੀਂ ਕੌਸ਼ਿਸ਼ ਕਰਦੀ ਹੈ ਪਰ ਇਹ ਸਫਲ 
ਨਹੀ” ਹੁੰਦੀ ਕਿਉਕਿ ਉਹਨਾਂ ਤੇ ਗੁਰੂ ਦੀ ਮਿਹਰ ਹੈਂ ।£ 

ਮਾਇਆ ਤੋਂ` ਬਿਨਾਂ ਗ੍ਰਹਿਸਤੀਆਂ, ਤਪੀਆਂ ਤੇ ਤਿਆਂਗੀਆਂ ਕਿਸੇ ਦਾ ਵੀ ਨਿਰਬਾਹ 
ਨਹੀ” ਹੋ ਸਕਦਾ । ਇਹ ਮਨੁੱਖ ਦੀ ਜੀਵਨ ਸਾਬਨ ਹੈਂ । ਜਢੋੇਂ ਤਕ ਮਨੁੱਖ ਦੇ ਐੌਰ ਜਿੰਦ 
ਹੈ, ਇਹ ਉਸ ਦੇ ਨਾਲ ਰਹਿੰਦੀ ਹੈ । ਜਿੰਦ ਨਿੱਕਲੱਦਿਆਂ ਹੀ ਉਸ ਦਾ ਸੀਥ ਛੱਡ 
ਜਾਂਦੀ ਹੈ ੧੧5 

ਮਾਇਆ ਮਨੁੱਖ ਤੇ ਰੱਬ ਦੇ ਸੋਂਬੇਧਾਂ ਨੂੰ ਤੋੜਦੀ ਹੈਂ, ਇਹ ਸ਼ੈਤਾਨ ਚਾਂ ਰੂਪ ਹੈ 5 
ਰੱਬ ਦੀ ਯਾਦ ਭੁਲਾ ਕੇ ਵਿਅਕਤੀ ਨੂੰ ਕੁਰਾਹੇ ਪਾਉ“ਈ ਹੈ, ਇਸ ਲਈ ਮਾਂਇਕ ਪਦਾਰਥਾਂ 
ਵਿਚ ਲੱਗੇ ਹੋਏ ਵਿਅਕਤੀ ਨੂੰ ਕਬੀਰ ਲਾਹਨਤਾਂ ਪਾਉ”ਦਾ ਹੈ । ਮਾਇਕ ਦੌੜ ਇਕ ਨਾਟਕ 
ਹੈ ਜਿਸ ਵਿਚ ਗਲਤਾਨ ਵਿਅਕਤੀ ਅੰਤ ਵਿਚ ਮੌਤ ਦੀ ਗੌਦ ਵਿਚ ਸਾਂਭੇ ਜਾਂਦੇ ਹਨ । 
ਕਬੀਰ ਇਸੇ ਲਈ ਅਰਦਾਸ ਕਰਦਾਂ ਹੈਂ ਕਿ ਸੌਤਿਗੁਰੂ ਆਪਣੇ ਸ਼ਬਦ ਦੁਆਰਾਂ ਇਸ ਨੂੰ ਕਾਬੂ 


(4) 


2716 67078 7 %771 $ 796 77 ੬4570 7(707069712757078% ਆ. ਹ7 


ਵਿਚ ਰੱਖੋ ।ੱ 

ਕਬੀਰ ਦਾ ਉਪਰੌਕਤ ਮਾਇਆ ਦਾ ਸੰਕਲਪ ਵਿਅਕਤੀ ਨੂੰ ਨਵੀ” ਦ੍ਰਿਸ਼ਟੀ ਪ੍ਰਦਾਨ 
ਕਰਦਾ ਹੈ ਤੇ ਉਸਨੂੰ ਇਸ ਦੇ ਇਕੱਠਾ ਕਰਨ ਵਿਚ ਵਰਤੇ ਜਾਂਦੇ ਅਨੰਤਿਕ ਵਤੀਰੇ ਨੂੰ 
ਤਿਆਗਣ ਲਈ ਪ੍ਰੇਰਦਾ ਫੈ । 
ਪਰਮਾਤਮਾ ਦਾ ਸੇਕਲਪ 

ਕਬੀਰ ਨਿਰਗੁਣ ਧਾਰਾ ਦਾ ਭਗਤ ਹੈ । ਉਸ ਦਾ ਵਿਸ਼ਵਾਸ ਹੈ ਕਿ ਪਰਮਾਤਮਾ 
ਜਨਮ ਮਰਨ ਤੋਂ” ਰਹਿਤ ਹੈਂ । ਉਸ ਨੇ ਪਰਮਾਤਮਾ ਨੂੰ ਨਿਰੈਜਨ ਦੇ ਨਾਮ ਨਾਲ ਯਾਦ ਕੀਤਾ 
ਤੇ ਕਿਹਾ ਕਿ ਮੇਰਾ ਸੁਆਮੀ ਐਸਾ ਹੈ ਜਿਜ ਦਾ ਕੋਈ ਮਾਂ ਬਾਪ ਨਹੀ ।% ਉਹ ਸੋਰਬ 
ਵਿਆਪਕ ਹੈ, ਹਿੰਦੂ-ਮੁਸਲਮ ਦੌਹਾਂ ਵਿਚ ਬੁਨਿਆਦੀ ਹਕੀਕਤ ਦੇ ਸਮਾਨ ਵਰਤਦਾ ਹੈ ।% 
ਪ੍ਰਸਿਧ ਅਧਿਆਤਮਵਾਦੀ ਬੇਲਜ਼ (600 ਬੀ. ਸੀ.) ਅਨੁਸਾਰ ਬੁਨਿਆਦੀ ਹਕੀਕਤ ਇਕਾ 
ਹੈ । ਇਸ ਦੀ ਅਨੋਕਤਾ ਭੁਲੋਖਾ ਹੈ ।” ਭਗਤ ਕਬੀਰ ਨੇ ਰੱਬ ਨੂੰ ਇਕੋ ਇਕ ਅਸਲੀਅਤ 
ਦਸਦਿਆਂ ਹੋਇਆਂ ਅਵਤਾਰਵਾਦ ਦਾ ਖੋਡਨ ਕੀਤਾ ਤੇ ਸ਼ਕਤੀਸ਼ਾਲੀ ਸੁਰ ਵਿਚ ਆਖਿਆ 
ਇਕੋਂ ਇੱਕ ਪਰਮਹਸਤੀ ਦੇ ਦੁਆਰੇ ਤੇ ਕ੍ਰੋੜਾਂ ਸੂਠਜ ਰੌਸ਼ਨੀ ਦੇ ਰਹੇ ਹਨ । ਕ੍ਰੋੜਾਂ ਦੇਵੀ 
ਦੋਵਤੇ ਉਸਦੀ ਪੂਜਾ ਅਰਚਨਾ ਟਰ ਰਹੇ ਹਨ । ਮੈ ਉਸ ਪ੍ਰਭੂ ਦੀ ਯਾਚਨਾ ਕਰਦਾ ਹਾਂ. 
ਮੇਰਾ ਕਿਜੇ ਵੀ ਦੋਵੀ ਦੇਵਤੇ ਨਾਲ ਵਾਸਤਾ ਨਹੀ” ।5 

ਕਬੀਰ ਦੀ ਉਪਰੋਕਤ ਰੱਬ ਪ੍ਰਤੀ ਧਾਰਨਾ ਮਨੁੱਖੀ ਸਮਾਜ ਲਈ ਬੜੀ ਉਪਯੋਗੀ 
ਸਿਧ ਹੋਈ ਕਿਉ”ਕ ਬਹੁਦੇਵਵਾਦ ਮਨੁੱਖਾਂ ਨੂੰ ਵੱਖ ਵੱਖ ਸੀਮਿਤ ਦਾਇਰਿਆਂ ਵਿਚ ਵੈਡਦਾ 
ਸੀ ਤੇ ਮਨੁੱਖ ਦੀ ਅਨੰਤ ਹੋਣ ਦੀ ਬੁਨਿਆਦੀ ਇੱਛਾ ਨੂੰ ਪੂਰਿਆਂ ਨਹੀ" ਸੀ ਕਰਦਾ । 
ਜਰਮਨੀ ਦੇ ਪ੍ਰਸਿਧ ਧਰਮ ਜ਼ਾਸਤਰੀ £₹0੬00860 (1775-1833) ਅਨੁਸਾਰ ਮਨੁੱਖ 
ਦੀ ਮੂਲ ਪ੍ਰਵਿਰਤੀ ਉਸ ਦੀ ਸੀਖ਼ਿਤ ਹੋਣ ਦੀ ਚੇਤਨਾ ਹੈ ।” ਦੂਜੇ ਸ਼ਬਦਾਂ ਵਿਚ ਇਸ ਦਾ 
ਨਿਹਿਤ ਅਰਥ ਇਹ ਹੈ ਕਿ ਉਹ ਆਪਣੀ ਸੀਮਿਤਤਾ ਨੂੰ ਉਲੰਘ ਕੇ ਅਨੰਤ ਹੋਣਾ ਚਾਹੁੰਦਾ 
ਹੈ । ਪਰਮਾਤਮਾ ਮਨੁੱਖ ਲਈ ਉਸ ਦੀ ਅਨੰਤਤਾ ਦੀ ਦੈਵੀ ਸੈਭਾਵਨਾ ਦਾ ਪ੍ਰਤੀਕ ਬਣਦਾ 
ਹੈ । ਕਬੀਰ ਦੀ ਰੱਬ ਪ੍ਰਤੀ ਨਿਗੁਣਵਾਦੀ ਧਾਰਨਾ ਮਨੁੱਖ ਲਈ ਨਿਰੰਤਰ ਵਿਕਾਸ ਦਾ ਮਾਰਗ 
ਖੌਲ੍ਹਦੀ ਹੈ । 
ਮਨੁੱਖ ਦਾ ਮੂਲ ਸਰੋਕਾਰ-ਪਰਮਾਤਮਾ ਦੀ ਪ੍ਰਾਪਤੀ 

ਭਗਤ ਕਈਰ ਅਨੁਸਾਰ ਮਨੁੱਖ ਦਾ ਮੂਲ ਸਰੌਕਾਰ ਅਧਵਾ ਮੂਲ ਮਨੋਰਥ ਪਰਮਾਤਮਾ 
ਦੀ ਪ੍ਰਾਪਤੀ ਹੈ ਜਿਸ ਦੀ ਪ੍ਰਤੱਖਤਾ ਲਈ ਜੋਗਲ ਜਾਣ ਦੀ ਲੋੜ ਨਹੀ” ਸਗੋ ਸੋਸਾਰ ਵਿਚ 
ਰਹਿ ਕੇ ਉਸ ਦੀ ਖੌਜ ਕਰਨੀ ਚਾਹੀਦੀ ਹੈ । ਭਗਤ ਕਬੀਰ ਨੇ ਪੰਡਤਾਂ ਤੇ ਜੋਗੀਆਂ ਦੇ 
ਅਰਬੋ'-ਟੁਟੇ ਕਰਮਕਾਂਡ ਦੀ ਨਿਖੇਧੀ ਕੀਤੀ ਤੇ ਪ੍ਰਭੂ ਪ੍ਰਾਪਤੀ ਲਈ ਨਾਮ ਜਪਣ ਦੀ ਸਹਿਜ- 
ਰੀਤ ਅਪਨਾਉਣ ਤੋ ਜ਼ੋਰ ਦਿਤਾ ੧੯ ਉਸਦੇ ਵਿਚਾਰ ਅਨੁਸਾਰ ਵੇਦ-ਪੁਰਾਣ ਆਦਿ ਦੇ 


(5) 


271,$0/707% 7 9971 2 99% 7 ੬446707 8 7(70679719:76 76779 %7 0 01/.£77 


ਪਾਠ ਵਿਅਰਥ ਹਨ ਕਿਵੋ'ਕਿ ਅਜੇਹੇ ਪਾਠ ਵਿ ਮੜਤੀ ਨੂੰ ਪ੍ਰ 
ਦਾ ਅਨੁਭਵ ਨਹੀਂ" ਕਰਾਉ'ਦੇ ।# 
ਸ੍ਰੇ ਪਛਾਣ ਰਾਹੀ' ਪ੍ਰਭੂ-ਪਾਪਤੀ 
ਪ੍ਰਭੂ-ਪ੍ਰਾਪਤੀ ਦੀ ਸਮਸਿਆ ਵਿਅਕਤੀ ਦੇ ਆਪਣੇ ਮੂਲ ਦੀ ਪਛਾਣ ਨਾਲ ਜੁੜੀ 
ਹੋਈ ਹੈ । ਸਾਂਖ ਤੇ ਅਦਵੈਤਵਾਦੀਆਂ ਅਨੁਸਾਰ ਇਕ ਰਹੱਸਵਾਦੀ ਦਾ _ਕਰਤਵ ਆਪਣੀ 
ਬ੍ਰਨਿਆਦੀ ਦਸ਼ਾ ਅਥਵਾ ਆਪਣੇ ਮੂਲ ਰੱਬ ਵਲ ਪਰਤਨਾ ਰੈ ।” ਆਪਣੀ ਮਾਨਵਤਾ ਤੋਂ 
ਵਿਅਕਤਿਕਤਾ ਦਾ ਨਾਸ਼ ਕਰਨਾ ਹੈ । ਇਸ ਸੈਦਰਭ ਵਿਚ ਭਗਤ ਕਬੀਰ ਵਿਅਕਤੀ ਦੀ 
ਸੂਝ ਹਸਤੀ ਨੂੰ ਪ੍ਰਭੂ ਦੀ ਐਸ਼ ਤੋਂ ਬਿਨਾਂ ਹੌਰ ਕਿਸੇ ਵੀ ਦੁਨੀਆਵੀ ਹਸਤ” ਦੇ ਅਨੁਰੂਪ 
ਨਹੀ' ਮੋਨਦਾ : 
ਨਾ ਇਹੁ ਮਾਨਸੁ ਨਾ ਇਹੁ ਦੇਉ । ਨਾ ਇਹੁ ਜੜੀ ਕਹਾਵੈ ਸੇਉ । 
ਨਾ ਇਹੁ ਜੋਗੀ ਨਾ ਅਵਧੂਤਾ । ਨਾ ਇਸੁ ਮਾਇ ਨਾ ਕਾਹੂ ਪੂਤਾ 
ਕਹੁ ਕਬੀਰ ਇਹੁ ਰਾਮ ਕੀ ਐਸੁ । ਜਸ ਕਾਗਦ ਪੇਰ ਮਿਟੋ ਨਾ ਮੈਸੁ .” 
ਸੈਸਾਰਕ ਅਨੇਕਤ' ਦਾ ਵਿਘਨਕਾਰੀ ਸਰੂਪ 
ਸੈਸਾਰਕ _ਅਨੋਕਤਾ ਕੌਲੋ' ਹਮੇਜਾਂ ਇਹ ਖਤਰਾ ਬਣਿਆ ਰਹਿੰਦਾ ਹੈ `ਕਿ ਉਹ 
"ਵਿਅਕਤੀ ਨੂੰ ਆਪਣੇ ਮੂਲ ਰੂਪ ਤੋ” ਨਿਖੋੜ ਨਾ ਦੋਵੇਂ । ਦਿਸ ਖਤਰੇ ਤੋ ਬਚਣ ਲਈ 
ਲਦੀ ਭਗਤ ਕਬੀਰ ਸਪਸ਼ਟ ਤੌਰ ਤੇ ਆਖਦਾ ਹੈ ਕਿ ਪ੍ਰਭੂ ਅਨੇਕ ਰੂਪ ਧਾਰ ਕੇ ਸਾਰੇ ਜੀਵਾਂ 
`ਵਚ ਵਿਆਪਕ ਹੈ ।#ਂ ਇਕ ਸੂਫੀ ਫਕੀਰ ਕਰੀਮ ਜੀਲੀ ਦਾ ਕਬਨ ਹੈ ਕਿ ਹਸਤੀ ਸਿਰਫ 
ਇਕ ਹੈ, ਸਾਰੇ ਦਿਸਦੇ ਫਰਕ, ਹਕੀਕਤ ਦੇ ਦਸਤ੍ਰਰ ਪੱਖ ਤੋਂ ਪ੍ਰਗਟਾਵੇ ਹਨ । ਦ੍ਰਿਸ਼ਟਮਾਨ 
ਹਕੀਕਤ ਦਾ ਬਾਹਰਮੁਖ) ਪੱਖ ਹਨ । “ਭਗਤ ਕਬੀਰ ਦਾ ਕਥਨ ਇਸ ਸੈਬੋਧ ਵਿਚ ਵਿਸ਼ੇਸ਼ 
ਮਤੱਤਵਪੂਰਨ ਹੈ ਕਿ ਸਰੀਰ ਤੋਂ ਬ੍ਰਹਿਮੰਡ ਇਕੋਂ ਹਸਤੀ ਦੇ ਪ੍ਰਗਟਾਵੇ ਹਨ । ਜਿਵੇ" : 
ਸੌ ਬ੍ਰਹਿਮੰਡਿ ਪਿੰਡਿ ਸੌ ਜਾਨੁ । ਮਾਨ ਸਰੋਵਰਿ ਕਰਿ ਇਸਨਾਨੁ 19 
ਸੋਜਾਰ-ਸੁੱਖਤਾ ਦਾ ਵਿਰੋਧ 
ਭਗਤ ਕਬੀਰ ਨੇ ਰੱਬੀ ਸੱਤਾ ਤੋਂ ਵਿਹੀਣ ਸੋਸਾਰ-ਮੁਖਤਾ ਦਾ ਵਿਰੌਧ ਕੀਤਾ 
ਕਿਉਕਿ ਦੁਨੀਆਂ ਦਾ ਪਿਆਰ ਤੋ ਰੱਬ ਦਾ ਪਿਆਰ ਆਪਸ _ਵਿਚ ਨਾ ਮਿਲਣਸਾਰ ਤੇ 
ਨਵੇਕਲੈ ਹਨ ।੯ ਇਸ ਸੈਸਾਰਕ ਵਿਰੋਧ ਵਿਚ ਮਨੁੱਖ ਦੀਆਂ ਵਪਾਰਕ _ਰੁਚੀਆਂ9& 
ਕਾਮਾਦਿਕ ਨਾਲ ਸੰਬੰਧਤ ਜ਼ਮੀਰ ਦੀਆਂ ਸੁਭਾਵਿਕ ਕਮਜ਼ੋਤੀਆਂ”?, ਖੁਸ਼ਾਮਦ ਤੇ _ਐਂਬ 
ਝਰੋਲਣ ਦੀ ਪ੍ਰਕਿਰਤੀ&, ਰਜੋ, ਤਮੋ, ਸਤੋਂ ਆਦਿ ਮਾਇਕ ਗੁਣਾਂ ਵਿਚ ਗਲਤਾਨ ਹੱਦ ਦਾ 
ਜੁਭਾ,$ ਆਦਿ ਸ਼ਾਮਲ ਹਨ । ਕਬੀਰ ਨੈ ਆਪਣੇ ਬਾਰੇ ਕਿਹਾ ਹੈ ਕਿ ਉਹ ਪ੍ਰਭ੍ਰ-ਨਾਮ ਦਾ 
ਵਪਾਰੀ ਹੈ । ਮਨ ਨੂੰ ਬਲਦ ਬਣਾ ਕੇ, ਪ੍ਰਭੂ-ਰੈਗੀ ਸੁਰਤ ਰਾਹੀਂ, ਜੀਵਨ ਦਾ ਸਫਰ ਕਰ 
ਵਿਹਾਂ ਹੈ ਤੇ ਉਸ ਨੇ ਗੁਰੂ-ਗਿਆਨ ਦੀ ਛੱਟ ਭਰੀ ਹੋਈ ਹੈ ।> 


(6) 


2716 67078 7 %77 5796 71 £457078 7(70%7069712757078 9 ਆ. ਹਨ 


ਗਿਆਨ - ਇਕ ਸ਼ਕਤੀਸ਼ਾਲੀ ਸਾਧਨ 
ਪ੍ਰਭੂ-ਪ੍ਰਾਪਤੀ ਲੀ ਗਿਆਨ ਅਤੀ ਫ਼ਰੂਰੀ ਹੈ ਕਿਉ” ਪ੍ਰਭੂ-ਮਿਲਾਪ ਦੀ ਦਸ਼ਾ 

ਅਗਿਆਨ ਢੋ ਐਧੋਰੇ ਤੋ ਰਾੱਹਤ ਹ ਕੇ ਐਤਰੀਵੀ ਰੁਸ਼ਨਾਈ ਨਾਲ ਜੁੜੀ ਹੋਈ ਹੈ । ਭਗਤ 
ਕਬੀਰ ਨੇ ਐਨ੍ਹੇਰੀ ਦਾ ਢਿੰਨ੍ਹ ਵਰਤ ਕੇ ਟਰੇਕ ਕਿਸਮ ਦੇ ਭਰਮ ਤੋ ਝ੍ਰਠੀ ਸੋਚ ਨੂੰ ਜੜ੍ਹ 
ਹਿਲਾਉਣ ਦਾ ਦ੍ਰਿਸ਼ ਪੋਸ਼ ਕੀਤਾ ਹੈ। ਉਹ ਕਹਿੰਦਾ ਹੈ ਕਿ ਗਿਆਨ ਦੀ ਹਨੇਰੀ ਆਉਣ 
ਨਾਲ ਤ੍ਰਿਸ਼ਨਾ ਰੂਪ ਛਪਰੀ ਦੋ ਕੱਖ-ਕਾਣ ਉਡ ਗਏ ਹਨ, ਮਾਨਸਿਕ ਦੁਬੱਧਾ ਦੇ ਦੌਵੇ' ਖੰਭ 
ਡਿੱਗ ਪਏ ਹਨ, ਮਨ ਦੇ ਸੌਸੇ ਦਾ ਬੱਲਾ ਟੁੱਟ ਗਿਆ ਹੈ, ਬੁਰੀ ਸੋਚ ਦਾ ਭਾਂਡਾ ਫੁੱਟ ਗਿਆ 
ਹੈ ਤੇ ਇਹ ਤ੍ਰਿਸ਼ਨਾ ਦੀ ਛਨ ਧਰਤੀ ਤੋ ਡਿਗ.ਪਈ ਹੈ । ਹਨੇਰੀ ਤੋਂ ਪਿਛੋ ਆਏ ਮੀ'ਹਾਂ 
ਵਿਚ ਤੋਰਾ ਜਨ ਭਿਜ ਗਿਆ ਹੈ, ਮਨ ਰੋਸ਼ਨ ਹੋ ਗਿਆ ਹੈ ਜਿਵੇ' ਇਸ ਨੇ ਚੜ੍ਹਦਾ ਸ਼੍ਰਜ ਦੇਖ 
ਲਿਆ ਰੌਵੇ । ਜਿਵੇ” := 

ਦੇਖੋ ਭਾਈ ਗ੍ਰਾਨ ਕੀ ਆਈ ਆਂਧੀ । 

ਸਭੈ ਉਡਾਨੀਂ ਤ੍ਰਮੇ ਕੀ ਟਾਟੀ ਰਹੈ ਨ ਮਾਇਆ ਬਾਂਧੀ । ੧ । ਰਹਾਉ ।। 


ਆਂਧੀ ਪਾਛੇ ਜੋ ਜਲ ਰਥੋ, ਤਿਹਿ ਤੇਰਾ ਜਨੁ ਭੀਨਾਂ । 
ਕਹਿ ਕਬੀਟ ਮੋਨਿ ਭਇਆ ਪ੍ਰਗਾਸਾ, ਉਦੈ ਭਾਨੁ ਜਬ ਚੀਨਾ ।39 
ਰੋਸ਼ਨ ਮਨ ਦੁਆਰਾ 
ਰੋਸ਼ਨ ਮਨ, ਮਨ ਦਾ ਸਹੀ ਸਰੂਪ ਹੈ_ ਤੋ ਰੱਬ ਦੇ ਸਮਾਨ ਹੈ । ਭਾਵੇ" ਮਨ ਮਾਇਕ 
ਤੱਤਾਂ ਦਾ ਬਣਿਆ ਹੋਇਆ ਹੈ ਤੇ ਪੰਜ ਗਿਆਨ ਇੰਦਰੀਆਂ ਤੇ ਆਧਾਰਿਤ ਹੈ ਪਰ ਮੇਨ 
ਆਪਣੀ ਸਹੀ ਦਸ਼ਾ ਵਿਚ ਦੈਵੀ ਗਿਆਨ ਦਾ ਸਰੂਪ ਹੁੰਦਾ ਹੈ । ਜਦੋਂ“ ਮਨ ਤੁਰੀਆ 
ਅਵਸਥਾ ਵਿਚ ਹੋਵੇ, ਇਹ ਮਾਇਕ ਬੰਧਨਾਂ ਤੋਂ ਸੁਤੰਤਰ ਹੁੰਦਾ ਹੈ ਤੇ ਤਿਨ ਲੋਕਾਂ ਦੀਆਂ 
ਸਚਿਆਈਆਂ ਨੂੰ ਪ੍ਰਗਟ ਕਤ `ਦੈਢਾ ਹੈ । ਜਿਵੇ” : 
ਇਹੁ ਮਨੁ ਸਕਤੀ ਇਹੁ ਮਨੁ ਸੀਤ । ਇਹੁ ਮਨੁ ਪੰਚ ਤਤ ਕੌ ਜੀਉ 
ਇਹੁ ਮਨੁ ਲੇ ਜਉ ਉਨਮਨਿ ਹੈ । ਤਉ ਤੀਨਿ ਲੋਕ ਕੀ ਬਾਤੈ ਕਰੈ ।“੧ 
ਪੂਰਨ ਆਤਮ ਸਮਰਪਨ ਦੁਆਰਾ 
ਮਨ ਦੀ ਉਪਰੋਕਤ ਉਤੇਰੀ ਦਸ਼ਾ ਵਿਚ _ਵਿਅਕਤੀ ਪ੍ਰਭੂ ਪ੍ਰਤੀ ਪੂਰਨ ਆਤਮੋ- 
ਸਮਰਪਨ ਕਰ ਦਿੰਦਾ ਹੈ । ਇਜ ਦਸ਼ਾ ਵਿਚ ਉਸ ਦੀ ਵਿਸ਼ੋਸ਼ਤਾਂ ਰੱਬ ਦੇ ਗੁੱਸੇ ਜਾਂ ਪਿਆਰ 
ਤੋ ਬੇਪ੍ਰਵਾਹ ਹੋ ਕੇ ਰੱਬ ਦੀ ਵੇਦਗੀ ਨੂੰ ਕਬੂਲ ਕਰਨਾਂ ਹੈ । ਇਸ ਦਸ਼ਾਂ ਵਿਚ ਉਸ ਦਾ 
ਵਤੀਰਾ ਗੁਲਾਮ ਦਾ ਹੋ ਜਾਂਦਾ ਹੈ ਤੇ ਉਹ ਆਪਣਾ ਮਰਨ ਜੀਵਨ ਸਭ ਕੁਝ ਰੱਬ ਦੇ 
ਹਵਾਲੇ ਕਰ ਦਿੰਦਾ ਹੈ ।% ਇਉ” ਸਮਝੋ ਕਿ ਉਸ ਨੇ ਆਪਣੇ ਆਪੇ ਦੀ ਕੀਮਤ ਦੇ ਕੇ ਰੱਬ 
ਖ੍ਰੀਦ ਲਿਆ ਹੈ । ਜਿਵੇਂ : 


(3) 


2716 67078 7 %771 $ 76 71 ੬4570 7(7070697127957078% 9 ਗਨ 


ਕੈਚਨ ਸਿਉ ਪਾਈਐ ਨਹੀ ਤੋਲਿ । 
ਮਨ ਦੇ ਰਾਮੁ ਲੀਆ ਹੈ ਮੋਲਿ ।£ 
ਪੂਰਨ ਅਭੇਦਤਾ ਦੀ ਦਸ਼ਾ 
ਰੱਥ ਨਾਲ ਅਭੇਦਤਾ ਦੀ ਦਸ਼ਾ ਵਿਚ ਵਿਅਕਤੀ ਵਿਚ ਰੱ ਨਾਲੋ” ਵੱਖਰ ਹੋਣ ਦਾ 
ਅਹਿਸਾਸ ਖਤਮ ਹੋ ਜਾਂਦਾ ਹੈ 9 ਹਉਮੈ ਦੇ ਵਿਘਨਕਾਰੀ ਸਰੂਪ ਤੋਂ ਉਹ ਸੁਤਤਰ ਹੋ 
ਜਾਂਦਾ ਹੈ । ਉਸ ਉਤੇ ਪੂਰਨ ਅਭੇਦਤਾ ਦਾ ਅਹਿਸਾਸ ਭਾਰੀ ਹੋ ਜਾਂਦਾ ਹੈ । ਇਹ ਕਿਰਨ ਦੇ 
ਸੂਰਜ ਨਾਲ ਮਿਲਨ ਦੀ ਦਸ਼ਾ ਹੈ । ਇਹ ਕਤਰੇ ਤੋਂ ਦਰਿਆ ਬਣਨ ਦੀ ਹਾਲੜ ਹੈ, ਇਹ 
ਜੋਤ ਦੇ ਰੱਬੀ ਜੋਤ ਵਿਚ ਮਿਲਨ ਦੀ ਦਸ਼ਾ ਹੈ ਤੇ ਇਹ ਨਿਰੇਤਰ ਪ੍ਰਭੂ-ਬੰਦਗੀ ਦਾ ਨਤੀਜਾ 
ਹੈ । ਜਿਵੇ” : । 
ਕਬੀਰ ਤੂੰ ਤ੍ਰੰ ਕਰਤਾ ਤੂ ਭਇਆ, ਮੁਝ ਮਹਿ ਰਹਾ ਨ ਹੂੰ । 
ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ 
ਇਸ ਦਸ਼ਾ ਨੂੰ ਕਬੀਰ ਨੇ ਮੁਕਤੀ?, ਚਉਥਾ ਪੱਦ, ਪਰਮਪਦ”? ਤੋ ਸਹਜ ਦੀ” ਦਸ਼ਾ 
ਤਿਹਾ ਹੈ । ਇਹ ਦਸ਼ਾ ਸੂਫ਼ੀਆਂ ਦੀ ਤੌਹੀਦ ਦੀ ਦਸ਼ਾ ਦੇ ਅਨਰੂਪ ਹੈ। ਗੁਤਮਤਿ ਦੇ 
ਸਚ ਖੰਡ ਦੀ ਦਸ਼ਾ ਦੇ ਸਮਾਨ ਹੈ । 
ਅਧਿਆਤਮਕ ਸਾਧਨਾ 
ਕਬੀਰ ਬਾਣੀ ਵਿਚ ਪ੍ਰਭੂ ਪ੍ਰਾਪਤੀ ਲਈ ਯੋਗ ਮਾਰਗ, _ਕਰਮ ਮਾਤਗ, ਗਿਆਨ 
ਮਾਰਗ ਤੇ ਭਗਤੀ ਮਾਰਗ ਦੇ ਸੈਕੇਤ ਮਿਲਦੇ ਹਨ । ਕਬੀਰ ਨੇ ਪ੍ਰਮੁਖ ਜ਼ੋਰ ਭਗਤੀ ਤੇ 
ਦਿੱਤਾ ਜਿਸ ਵਿਚ ਗਿਆਨ ਤੋ ਯੋਗ ਦਾ ਮਧੁਰ ਮਿਲਨ ਮਿਲਦਾ ਹੈ 5 ਭਗਤ ਕਬੀਰ 
ਅਨੁਸਾਰ ਮਸਤਕ _ਦੀ ਤ੍ਰ੍‌ਕੁਟੀ ਵਿਚ ਤਿੰਨ ਨਦੀਆਂ ਕਰਮ, ਗਿਆਨ ਤੇ ਭਗਤੀ ਦੀਆਂ 
ਵਹਿ ਰਹੀਆਂ ਹਨ । ਇਨ੍ਹਾਂ ਤਿੰਨਾਂ ਵਿਚ ਪਾਪ ਦੇ ਗੈਦ ਨੂੰ ਨਿਰੈਤਰ ਧੋਣਾ ਚਾਹੀਦਾ ਹੈ । 
ਚੇਗੇ ਕਰਮਾਂ ਨਾਲ ਜੀਵਨ ਦੀ ਪ੍ਰਤਿਗਿਆ ਪੂਰੀ ਹੁੰਦੀ ਹੈ । ਹਉਮੈ ਅਥਵਾ ਅਗਿਆਨਤਾ 
ਨਾਲ ਜੰਗ ਦਿਨ ਰਾਤ ਜਾਰੀ ਰਖਣੀ ਚਾਹੀਦੀ ਹੈ । ਕਬੀਰ ਨੇ ਯੋਗ ਮਾਰਗ ਤਾਲ ਸੈਬੈਧਤ 
ਤਪੱਸਿਆ ਦੇ ਢੰਗਾਂ ਨੂੰ ਅਸਵੀਕਾਰ ਕਰ ਦਿਤਾ ਪਰ ਪੰਜ ਗਿਆਨ ਇੰਦਰੀਆਂ ਦੇ ਸੈਜਮ 
ਤੇ ਜ਼ੋਰ ਦਿਤਾ । ਬੁਰੀਆਂ ਵਾਸ਼ਨਾਵਾਂ ਨੂੰ ਇਕ ਦਮ ਖਤਮ ਕਰਨ ਦੀ ਪ੍ਰੋਰਨਾ ਕੀਤੀ ਤਾਂ ਕਿ 
ਉਸ ਦੀ ਨਜ਼ਰ ਕਦੀ ਵੀ ਦੁਬਿਧਾ ਦੀ ਸ਼ਿਕਾਰ ਨਾ ਹੋਵੇ (? ਜਿਵੇ” : 
॥ ਬ੍ਰਿਹਸਪਤਿ ਬਿਖਿਆ ਦੇਇ ਬਹਾਇ । ਤੀਨਿ ਦੇਵ ਏਕ ਸੈਗਿ ਲਾਇ । 
ਤੀਨਿ ਨਦੀ ਤਹ ਤਿ੍‌੍‌ਕੁਟੀ ਮਾਹਿ । ਅਹਿਨਿਸ ਕਸਮਲ ਧੋਵਟਿ ਨਾਹਿ ! 
ਸੁਕ੍ਰਤ ਸਹਾਰੈ ਸੁ ਇਹ ਬ੍ਰਤਿ ਚੜ । ਅਨਦਿਨ ਆਪਿ ਆਪਿ ਸਿਉ ਲੜੇ । 
ਸੁਰਖੀ ਪਾਂਚਉ ਰਾਖੋ ਸਬੈ । ਤਉ ਦੂਜੀ ਦ੍ਰਿਸਟਿ ਨ ਪੈਸੈ ਕਬ ੭ 
ਉਸ ਨੇ ਯੋਗ ਨੂੰ ਮਾਨਸਿਕ ਇਕਾਗਰਤਾ ਦੇ ਸਾਧਨ ਵਜੋ' ਸਵੀਕਾਰਿਆ । ਉਹ 
ਆਖਦਾ ਹੈ ਕਿ ਮਨ ਦੀ ਇਕਾਗਰਤਾ ਤੋਂ ਰੱਬ ਦੀ ਯਾਦ ਮੇਰੀਆਂ ਕੰਨ ਦੀਆਂ ਮੁੰਦਰਾਂ ਹਨ । 


(੬) 


2712$80707॥ 7 9977 2 7? 7 1 ੬4467079 7੬077 771721767079 €ਨ ਆ 01/.? ਹੇ 


ਰਕੀਕਤ ਦਾ ਸੱਚਾ ਗਿਆਨ, ਮੇਰੀ ਖਿੱਥਾ ਅਥਵਾ ਬਾਹਰਲਾ ਚੋਗਾ ਹੈ । ਪਰਮਾਤਮਾ ਵਿਚ 
ਲੀਨਤਾ ਮੋਰਾ ਬਹਿਣ ਦਾ ਟਿਕਾਣਾ ਹੈ । ਮਨ ਦੀ ਭਟਕਣ ਤੇ ਕਾਬੂ ਮੋਰਾ ਆਸਣ ਹੈ । ਮੈ” 
ਇਹੋ ਜਿਹਾ ਬੈਰਾਗੀ ਤੇ ਜੌਂਗੀ ਹਾਂ, ਨਾ ਮੈ" ਮਰਦਾ ਹਾਂ, ਨਾ ਮੈ” ਸੋਗ ਮਨਾਉ'ਦਾ ਹਾਂ ਤੇ 
ਨਾ ਹੀ ਸੈ" ਵਿਛੜਦਾ ਹਾਂ ।$ 

ਕਬੀਰ ਨੇ ਭਗਤੀ ਨੂੰ ਪ੍ਰਮੁੱਖ ਸ਼ਬਾਨ ਦਿਤਾ ਹੈ। ਉਸ ਦੇ ਵਿਚਾਰ ਅਨੁਸਾਰ ਭਗਤੀ ਦਾ 
ਤੱਤ ਕਰਮਕਾਂਡਾਂ ਦੇ ਜੇਜਾਲ ਨੂੰ ਸਾਫ ਕਰਨ ਤੋ ਬਾਅਦ ਹੀ ਪ੍ਰਾਪਤ ਹੁੰਦ: ਹੈ । ਕਰਮਕਾਂਡ 
ਦੀ ਪ੍ਰਕਿਰਤੀ ਜੜ੍ਹ ਹੈ ਜੋ ਭਗਤੀ ਦੇ ਸ਼ੁਧ ਚੇਤਨ ਤੱਤ ਦੀ ਪ੍ਰਾਪਤੀ ਵਿਚ ਰੌੜਾ ਹੈ ।£ 

ਕਬੀਰ ਵਿਚਾਰਕ ਵੀ ਬੀ ਤੇ ਪ੍ਰੇਮੀ ਵੀ ਸੀ । ਉਸ ਨੇ ਵਿਚਾਰਕ ਦੇ ਕੂਪ ਵਿਚ ਸਤਿ 
ਦੀ ਖੋਜ ਕੀਤੀ । ਅਸੱਤ ਦੀ ਚੀਰ ਫਾੜ ਕੀਤੀ ਤੋ ਪ੍ਰੇਮੀ ਦੇ ਰੂਪ ਵਿਚ ਸਾਰਿਆਂ ਨੂੰ ਪ੍ਰੋਮ 
ਦੇ ਸੂਤਰ ਵਿਚ ਬੈਨ੍ਹਣ ਦਾ ਯਤਨ ਕੀਤਾ । ਕਬੀਰ ਦਾ ਵਾਸਤਵਿਕ ਰੂਪ ਭਗਤ ਦਾ ਹੈ । 
ਉਸ ਦੇ ਵਿਚਾਰ ਅਨੁਸਾਰ ਭਗਤੀ ਕਹਿਕੇ ਨਹੀ ਸਮਝਾਈ ਜਾਂਦੀ, ਇਸ ਦਾ ਸੁਆਦ ਹੀ 
ਮਾਣਿਆ ਜਾਂ ਸਕਦਾ ਹੈ । ਭਗਤ ਕਬੀਤ ਨੇ ਆਖਿਆ ਕਿ ਸਾਖੀ, ਪਦ, ਸ਼ਬਦ, ਦੋਹੇ 
ਆਦਿ ਸਭ ਪਟੰਮਾਤਮਾ ਦੀ ਪ੍ਰਾਪਤੀ ਦੇ ਸਾਥਨ ਖ਼ਾਰਗ ਰਨ । ਸਾਰੇ ਯਤਨ ਉਦੋ" ਤਕ 
ਹਨ ਜਦ ਤਕ ਕਿ ਪ੍ਰਭੂ-ਪ੍ਰੋਮ ਦੇ ਆਧਾਰ ਤੇ ਪ੍ਰਿਯਤਮ ਦਾ ਮੋਲ ਨਹੀ` ਹੁੰਦਾ  ਪ੍ਰੇਮਾ 
ਭਗਤੀ ਅਥਵਾ ਭਾਉ ਭਗਤੀ ਹੀ ਵਿਅਕਤੀ ਨੂੰ ਆਪਣੇ ਆਪੇ ਦੇ ਕੁਲ ਬੈਧਨਾਂ ਤੋ 
ਸੁਤੈਤਰ ਕਰ ਸਕਦੀ ਹੈ ਤੇ ਉਹ ਖਾਲਸਾ ਅਥਵਾ ਬੈਧਨ-ਰਹਿਤ ਪਵਿੱਤਰ ਵਿਅਕਤੀ ਦੀ 
ਉਪਾਧੀ ਧਾਰਨ ਕਰ ਸਕਦਾ ਹੈ । ਜਿਵੇ" : 

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।$ 

ਮਾਨਵੀ ਹੋਂਦ ਦਾ ਸੰਕਟ ਤੇ ਸਮਾਧਾਨ 

ਮਨੁੱਖ ਦੀ ਪ੍ਰਭੂ-ਪ੍ਰਾਪਤੀ ਦੀ ਸਮੱਸਿਆ ਵਿਅਕਤੀ ਦੀ ਹਉ-ਚੇਤਨਾ ਦੇ ਦੈਵੀਕਰਣ 
ਨਾਲ ਸਬੰਧਤ ਹੈ । ਇਸ ਸਮੁੱਚੀ ਰਹੱਸਵਾਦੀ ਪ੍ਰਕਿਕਿਆ ਦਾ ਸੰਬੰਧ ਵਿਅਕਤ ਦੇ ਮਨੋ- 
ਵਿਗਿਆਨ ਨਾਲ ਜਾ ਜੁੜਦਾ ਹੈ । ਮਾਨਵੀ ਹੋਂਦ ਦਾ ਪਹਿਲਾ ਮਨੋਵਿਗਿਆਨਕ ਸੈਕਟ 
ਜੀਵਨ ਦੀ ਨਾਸ਼ਮਾਨਤਾ ਦਾ ਅਨੁਭਵ ਹੈ । ਇਸ ਸੋਦਰਭ ਵਿਚ ਧਟਮ ਦੀ ਉਪਲੋਗਤਾ 
ਪ੍ਰਤਖ ਹੈ ਕਿਉਕਿ ਇਹ ਉਸ ਸੰਘਰਸ਼ ਦਾ ਸਹਿਜ _ਪਿਣਾਮ ਹੈ ਜਿਸ ਰਾਹੀ" ਮਨੁੱਖ 
ਜੀਵਨ ਦੀ ਛਿੰਨਭੈਗਰਤਾ, ਇਸ ਦੀ ਸੁਰੱਖਿਅਤਾ ਤੇ _ਸਥਿਰਤਾ ਦੀ ਸਮਸਿਆ ਨਾਲ 
ਜੂਝਦਾ ਹੈ ।% 

ਭਗਤ ਕਬੀਰ ਅਨੁਸਾਰ ਮਨੁੱਖ ਆਦਰਸ਼ ਹੀਣ ਹੋ ਕੇ ਆਪਣੇ ਜੀਵਨ ਦੇ ਆਰੰਭ 
ਤੋਂ ਹੀ ਮੌਤ ਵਲ ਸਫਰ ਕਰਦਾ ਹੈ । ਪਹਿਲੇ ਬਾਰਾਂ ਸਾਲ ਬਚਪਨ ਦੀ ਭੋਟ ਚੜ੍ਹ ਜਾਂਦੇ 
ਹਨ, ਅਗਲੇ ਵੀਹ ਸਾਲ ਬਿਨਾਂ ਤਪੱਸਿਆ ਦੇ, ਅਗਲੇ ਤੀਹ ਸਾਲ ਖਿਨਾਂ ਕਿਸੇ ਸੱਚੀ 
ਲਿਵ-ਲਗਨ ਦੇ ਵਿਅਰਥ ਚਲੋ ਜਾਂਦੇ ਹਨ । ਬੁਢੇਖੇ ਦੇ ਤਿੱਖੋ ਵਾਰ ਇਸ ਦੇ ਕੋਮਲ 
ਸਰੀਰ ਦੇ ਅੰਗਾਂ ਕੋਲੋ” ਝੱਲੋਂ ਨਹੀ' ਜਾਂਦੇ । ਪਰ ਮਨੁੱਖ ਦਾ ਦੁਖਾਂਤ ਇਹ ਹੈ ਕਿ ਮਾਇਆ 


(93 


2716 67078 7 %77 5 7%% 77 £4457078 7(7070697127957078 %9 ਗਰ. 67 


ਦੀ ਖਿੱਚ ਬੁਢਾਪੇ ਵਿਚ ਵੀ ਮੁਕਦੀ ਨਹੀ" । ਟਿਸ ਬਲਹੀਣ ਤੇ ਮਤਹੀਣ ਦਸ਼ਾ ਵਿਚ ਧਰਮ 
ਕਮਾਉਣ ਦੀ ਆਸ ਦਾ ਖਿਆਲ ਥੋਬਾ ਤੇ ਅਕਲੋ'-ਸਖਣਾ ਹੈ ।” ਇਸ ਤਰ੍ਹਾਂ ਪ੍ਰਤਪ ਹੈ ਕਿ 
ਸੋਰੀਰ ਨੂੰ ਅਨਿਸਚੈ ਦੇ ਸੰਦਰਭ ਨੇ ਘੇਰਿਆ ਰੋਇਆ ਹੈ । ਆਪਣੀ ਹਸਤੀ ਦੇ ਸੰਕਟ ਨੂੰ 
ਨਿਵਾਰਨ ਲਈ ਉਹ _ਨਿਸਚੈ-ਆਤਮਕ ਸੰਦਰਭ ਦੀ ਰਚਨਾ ਕਰਦਾਂ ਹੈ ਤੇ ਆਪਣੀ 
ਸ਼ਕਤੀਹੀਣਤਾ ਦੇ ਐਨ ਉਲਟ ਸਰਬ-ਸ਼ਕਤੀ ਸੰਪੰਨ ਰੱਦ ਦੀ ਰਚਨਾ ਕਰਦਾ ਹੈ ।8੪ 
ਇਜ ਸੰਦਰਭ ਵਿਚ ਭਗਤ ਕਬੀਰ ਆਖਦਾ ਹੈ ਕਿ ਜਿੱਸੇ ਮਨੁੱਖ ਤੇ ਪਰਮਾਤਮਾ ਮਿਹਰ 
ਕਰਦਾ ਹੈ, ਉਸ ਦੀ ਸੁਰਤ ਉਹ ਆਪਣੇ ਰਚਨਾ ਨਾਲ ਜੌੜ ਲੈਦਾ ਹੈ 1 ਉਹ ਮਨੁੱਖ 
ਪਰਮਾਤਮਾ ਦਾ ਨਾਮ-ਰੂਪ ਲਾਹਾ ਖਣਦਾ ਹੈ । ਪ੍ਰਭੂ ਦੀ ਬਖਸ਼ਿਸ਼ ਹੋਈ ਸਿਫਤ ਸਲਾਹ ਦੀ 
ਬਾਣੀ ਮਨੁੱਖ ਦੀ ਮਾਇਕ ਪਿਆਸ ਨੂੰ ਮਿਟਾਉ”ਦੀ ਹੈ ਤੋ ਉਹ ਪ੍ਰਭੂ-ਰਜ਼ਾ ਵਿਚ ਰਾਜ਼ੀ 
ਚਹਿਣ ਦੀ ਚੋਪੜ ਖੇਡਦਾ ਹੈ, ਮੋਨ ਨੂੰ ਜਿਤ ਕੇ ਪਾਸਾ ਸੁਟਦਾ ਹੈ ਤੇ ਇਸ ਤਰ੍ਹਾਂ ਉਹ ਮਨੁੱਖੀ 
ਜੀਵਨ ਦੀ ਬਾਜ਼ੀ ਜਿਤ ਕੇ ਆਪਣੇ ਘਰ ਪਰਤਦਾ ਹੈ ।% 

ਕਬੀਰ ਨੇ ਜਗਤ ਦੇ ਪਦਾਰਥਾਂ ਦੀ ਨਾਸ਼ਮਾਨਤਾ ਸੰਬੰਧੀ ਲੰਕਾ ਦੋ ਮਿਥਿਹਾਸਕ 
ਪ੍ਰਤਾਪੀ ਰਾਜੇ ਰਾਵਣ ਦੀ ਮਿਸਾਲ ਦਿੱਤੀ ਹੈ ਜਿਸ ਦੇ ਘਰ ਦਾ ਅੱਜ _ਨਾਮੋ-ਨਿਸ਼ਾਨ ਤਕ 
ਨਹੀ ਮਿਲਦਾ ।% ਜੀਵਨ ਦੀ ਅਰਥ ਵਿਹੂਣਤਾ ਦੀ ਸਮੱਸਿਆ ਦੇ ਹੱਲ ਲਈ ਅਤੇ 
ਸਦੀਵਤਾ ਦੀ ਪ੍ਰਾਪਤੀ ਲਈ ਕਬੀਰ ਰੱਬੀ-ਨਾਮ ਵਿਚ ਲਿਵ ਲਗਾਉਣ ਲਈ ਪ੍ਰੇਰਦਾ ਹੈ ।' 

ਕਬੀਰ ਵਿਅਕਤੀ ਦੇ ਸਨਮੁੱਖ ਉਸ ਦੀ ਦਿਵੱਤਾਂ ਸਿਰਜਦਾਂ ਹੈ, ਉਸ'ਦੇਂ ਮਾਨਵੀ 
ਤਣਾਉ ਨੂੰ ਹੱਲ ਕਰਦਾ ਹੈ ਤੇ ਉਗ ਦੇ ਅਸੱਤਿਤਵੀ ਸੰਕਟ ਨੂੰ _ਨਿਵਾਰਦਾ ਹੈ । ਕਬੀਰ 
ਆਖਦਾ ਹੈ ਕਿ ਹੁਣ ਜੱਗ ਨੂੰ ਭੈ-ਤੀਤ ਕਰਨ ਵਾਲੀ ਮੌਤ ਵੀ ਮੇਰੇ ਲਈ ਡਰ ਵਾਲੀ ਵਸਤ 
ਨਹੀ” ਰਹੀ ਸਗੋ" ਪ੍ਰਭੂ-ਮੋਲ ਦਾ ਸਾਧਨ ਬਣ ਗਈ ਹੈ 1 ਗੁਰੂ ਦੀ ਸਿਖਿਆ ਦੁਆਰਾ ਮੈਨੂੰ 
ਮੌਤ ਦੇ ਭੇਦ ਦਾ ਪਤਾ ਲਗ ਗਿਮ” ਹੈ, ਉਸ ਦਾ ਭਰਮ ਦੂਰ ਰੌਣ ਤੇ, ਹੁਣ ਸਿਰਫ ਪਰਮ 
ਅਨੰਦ ਰੀ ਬਾਕੀ ਰਹਿ ਗਿਆ ਹੈ । 

ਕਬੀਰ ਜਿਸੁ ਮਰਨੇ ਤੇ ਜਗੁ ਡਰੋਂ ਮੇਰੇ ਮਨਿ ਆਨੰਦੁ । 
ਮਰਨੇ ਹੀ ਤੋ ਪਾਈਐ ਪੂਰਨੁ ਪਰਮਾਨੰਦੁ ।£ 

ਭਗਤ ਕਬੀਰ ਮਨੁੱਖੀ _ਵਿਅਕਤਿੱਤਵ ਦੇ ਏਕੀਕਰਣ (10619164411%) ਦੀ 
ਸਮੱਸਿਆ ਨੂੰ ਰੱਲ ਕਰਦਾ ਹੈ । ਕਬੀਰ ਅਨੁਸਾਰ ਮਨੁੱਖੀ ਸਰੀਰ ਦੁੱਖਾਂ ਤੇ ਸੁੱਖਾਂ ਦਾ ਘਰ 
ਹੈ। ਇਸ ਦਾ ਕਾਰਨ ਮਨੁੱਖੀ ਮਨ ਦੀ ਪ੍ਰਕਿਰਤੀ ਤੋਂ ਸੁਭਾ ਹੈ । ਸਰੀਰਕ ਖੁਸ਼ੀਆਂ ਦ] 
ਤਲਾਸ਼ ਸਰੀਰ ਵਿਚ ਦੁੱਖਾਂ ਨੂੰ ਜਨਮ ਦਿੰਦੀ ਹੈ । ਜੇ ਮਨੁੱਖੀ ਚੇਤਨਾ, ਵਿਜ਼ਈ ਸੁਖਾਂ ਵਿਚ” 
ਨਿਕਲ ਜਾਏ, ਤਾਂ ਸਰੀਰ ਸੁਖਾਂ ਦਾ ਘਰ ਬਣ ਜਾਂਦਾ ਹੈ ਤੇ ਰੱਬੀ ਨਿਵਾਸ ਦਾ ਸਥਾਨ ਹੋ 
ਨਿਬੜਦਾ ਹੈ । ਇਸ ਤਰ੍ਹਾਂ ਸਰੀਰ, ਮਨ ਤੇ ਰੱਬ ਆਪਸ ਵਿਚ ਡੂੰਘੀ ਤਰ੍ਹਾਂ ਸੰਬੰਧਤ ਹਨ। 
ਮਨ ਅਥਵਾ ਮਨੁੱਖੀ ਆਪਾ ਸਰੀਰ ਨਾਲ ਸੰਜੁਗਤ ਹੈ ਤੇ ਇਸ ਦਾ ਕੋਈ ਰੂਪ ਤੇ ਰੰਗ ਨਹੀ” 
ਹੈ । ਇਹ ਰੱਬੀ ਹੁਕਮ ਵਿਚ ਜੰਮਦਾ ਤੋਂ ਹਕੀਕਤ ਦੇ ਅਨੁਭਵ ਨਾਲ _ਪਰਮਹਸਤੀ ਵਿੱਚ 


(10) 





2715 67078 7 %77 5 796 77 £457078 7(7070697127957078 9 ਗਨ 


ਲੀਨ ਹੋ ਜਾਂਦਾ ਹੈ । ਮਨ ਅਕਵਾ ਮਨੁੱਖੀ ਆਪੇ ਦਾ ਭੇਦ ਇਹੀ ਹੈ ਕਿ ਜੇ ਇਛਾਵਾਂ ਨੂੰ 
ਇਸ ਵਿਚ ਹੀ ਜਜ਼ਬ ਕਰ ਦਿਤਾ ਜਾਵੇ ਤੇ ਇਸ ਨੂੰ ਪਰਮ ਹਸਤੀ ਵਿਚ ਲੀਨ ਕਰ ਦੇਈਏ 
ਤਾਂ ਫਿਰ ਸੁੱਖ ਹੀ ਸੁੱਖ, ਪ੍ਰਕਾਸ਼ ਹੀ ਪ੍ਰਕਾਸ਼ ਦਾ ਅਨੁਭਵ ਹੁੰਦਾ ਹੈ । ਸਾਰੇ ਸਰੀਰਾਂ ਵਿਚ 
ਵਿਕ ਮਹਾਨ ਆਪਾ ਵਿਆਪਕ ਹੈ ਜਿਸ਼ ਦਾ ਚਿੰਤਨ ਕਬੀਰ ਨੂੰ ਹੀ ਦਰਕਾਰ ਹੈ । ਸੋ 
ਮਨੁੱਖੀ ਵਿਅਕਤਿੱਤਵ ਦੇ ਏਕੀਕਰਣ ਦੀ ਸਮੱਸਿਆ ਮਨੁੱਖੀ ਮਨ ਦੀ ਪ੍ਰਕਿਰਤੀ ਦੇ ਡੂੰਘੇਰੇ 
ਗਿਆਨ ਨਾਲ ਜੁੜੀ ਹੋਏ) ਹੈ । ਜਿਵੇ" : 


ਸੁਖੁ ਮਾਂਗਤ ਦੁਖੁ ਆਗੈਂ ਆਵੇ । ਸੋ ਸੁਖੁ ਹਮਹੁ ਨ ਮਾਂਗਿਆ ਭਾਵੈ । 
ਬਿੱਖਿਆ ਅਜਹੁ ਸੁਰਤਿ ਸੁੱਖ ਆਸਾਂ । ਕੈਜੇ ਹੋਈ ਹੈ ਰਾਜਾ ਰਾਮ ਨਿਵਾਸਾ । 
ਰਹਾਉ । 
ਇਸੁ ਮਨ ਕਉ ਨਹੀ ਆਵਨ ਜਾਣਾ ।ਜਿਸਕਾ ਭਰਮੁ ਗਇਆ ਤਿਨਿ ਸਚੁ ਪਛਾਨਾਂ ! 
ਇਸੁ ਮਨ ਕਉ ਰੂਪੁ ਨ ਰੇਖਿਆ ਕਾਈ । ਹੁਕਮੇ ਹੋਇਆ ਹੁਕਮੁ ਬੂਫ਼ਿ ਸਮਾਈ. । 
ਇਸੁ ਮਨ ਕਾ ਕੋਈ ਜਾਨੈ ਭੇਉ । ਇਹ ਮਨਿ ਲੀਣ ਭਏ ਸੁਖਦੇਉ । 
ਜੀਉ ਏਕ ਅਰੁ ਸਗਲ ਸਰੀਰਾ । ਇਸੁ ਮਨ ਕਉ ਰਵਿ ਰਹੇ ਕਬੀਰਾ । 
ਮਨੁੱਖੀ ਵਿਅਕਤਿਤੱਵ ਦੀ ਇਹ ਏਕੀਕਰਣ ਦੀ ਪ੍ਰਕਿਰਿਆ ਪ੍ਰਸਿੱਧ ਮਨੋਵਿਗਿਆਨੀ 
ਸੀ. ਜੀ. ਜੁੰਗ ਦੀ ਇਸ ਧਾਰਨਾ ਦੇ ਅਨੁਰੂਪ ਹੈ ਕਿ ਮਾਨਸਿਕ ਮੰਡਲ ਦੀਆਂ ਡ੍ੰਘੀਆਂ 
ਤੈਹਾਂ ਵਿਚ ਜੋ ਨਾਸ਼ ਕਰਨ ਵਾਲੀਆਂ ਸ਼ਕਤੀਆਂ ਮੌਜੂਦ ਹਨ ਤੇ ਇਸ ਵਿਚ ਬਚਾਉਣ 
ਵਾਲੀਆਂ ਸ਼ਕਤੀਆਂ ਵੀ ਮੌਜੂਦ ਹਨ.” 
ਮਨੁੱਖੀ ਸ਼ਖਸੀਅਤ ਦੇ ਖਿੰਡਾਅ ਦਾ ਕਾਰਨ ਉਸ ਦੀਆਂ ਪਾਸ਼ਵਿਕ ਪ੍ਰਵਿਰਤੀਆਂ ਹਨ 
ਜਿਨ੍ਹਾਂ ਦੇ ਸਮੂਹ ਨੂੰ ਪ੍ਰਜਿੱਧ ਮਨੋਵਿਗਿਆਨੀ ਜ੍ਰੋਗ ਨੇ ਸਮੂਹਕ ਅਚੇਤਨਾਂ (€੦0੩60੧੬ 
0੦੦05610059655) ਕਿਹਾ ਹੈ ਜਿਸ ਦਾ ਪਿਛੰੜ ਉਸ ਸਮੋ” ਤੱਕ ਫੈਲਿਆ ਹੋਇਆ ਹੈ 
ਜਦੋ ਮਨੁੱਖ ਅਜੇ ਪਾਸ਼ਵਿਕ ਪੱਧਰ ਤੇ ਸੀ ।”' ਇਹ ਪ੍ਰਵਿਰਤੀਆਂ ਕਾਖ਼, ਕ੍ਰੋਧ, ਲੌਭ, ਮੋਰ 
ਤੇ.ਹੌਕਾਰ ਦੀਆਂ ਹਨ ਜੋ ਸੈਸਾਰਕ ਖਿੱਚ ਦਾ ਕਾਰਨ ਹੋਣ ਕਰਕੇ ਵਿਅਕਤੀ ਨੂੰ ਇੱਧਰ 
ਉੱਧਰ-ਧਕੇਲਦੀਆਂ ਹਨ । ਇਨ੍ਹਾਂ ਪ੍ਰਵਿਰਤੀਆਂ ਦੇ _ਵਿਨਾਸ਼ਕਾਰੀ ਪ੍ਰਭਾਵ ਬਾਰੇ ਚਿੰਤਨ 
ਕਰਨ ਨਾਲ ਇਨ੍ਹਾਂ ਨੂੰ ਉਸਾਰੂ ਸ਼ੇਧ ਦਿੱਤੀ ਜਾਂ ਸਕਦੀ ਹੈ । ਇਸ ਸੈਦਰਭ ਵਿਚ ਕਬੀਰ ਨੇ 
ਮਨੁੱਖ ਨੂੰ ਉਸ ਦੇ ਐਤਿਮ ਸਰੋਕਾਚਾਂ ਪ੍ਰਤੀ ਸੁਚੇਤ ਕੀਤਾ ਹੈ ਤੇ ਉਸਨੂੰ ਮੌਤ ਯਾਦ ਕਰਵਾ 
ਕੇ ਕਿਹਾ ਹੈ ਕਿ ਲੋਭ ਕਰਨਾ ਵਿਅਰਥ ਹੈ ਕਿਉਕਿ ਜੀਵਨ ਦੀ ਉਮਰ ਦਾ ਕੋਈ ਭਰੋਸਾ 
ਨਹੀ” । ਲੋਭ ਮਨੁੱਖਾਂ ਦੀ ਆਜ਼ਾਦੀ ਨੂੰ ਗੁਆਉ”ਦਾ ਹੈ । ਧੈਨ ਤੇ ਜੋਬਨ ਦਾ ਮਾਣ ਕਰਨਾ 
ਅਗਿਆਨਤਾ ਹੈ ਕਿਉਕਿ ਇਹ ਨਾਸ਼ਮਾਨ ਹਨ । ਕਰਨ ਯੋਗ'ਦੈਵੀ ਕਰਤੱਵ ਪ੍ਰਭੂ-ਬੈਦਗੀ 
ਤੇ ਜੀਵਾਂ ਤੇ ਦਯਾ ਕਰਨੀ' ਹਨ ਜਿਨ੍ਹਾਂ ਤੋਂ ਬਿਨਾਂ ਧਰਖ਼ ਰਾਜ ਦੇ ਦਰਬਾਰ ਵਿਚ ਸਜ਼ਾ 
ਯਕੀਨੀ ਹੈ । ਸਾਧ ਸੈਗਤ ਹੀ ਤਾਰਨ ਦੇ.ਸਮਰਥ ਹੈ । ਜਿਵੇ' : ਰ੍‌ 





(13) 


271,$8/707% 7 99711 2 79% 7 ੬446707 7(70067971976 7079 7 0 01/.£77 


ਰਾਮੁ ਸਿਮਰੁ ਪਛਤਾਹਿਗਾ ਮਨ । 
ਪਾਪੀ ਜੀਅਰਾ ਲੋਭੁ ਕਰਤੁ ਹੈ, ਆਜੂ ਕਾਲਿ ਉਠਿ ਜਾਹਿਗਾਂ । 
੪%:  4%੬ _ ੪%੬9 ` ਛਲ ਕੰਲਦ _ (8 ੧॥੧ ਰਹਾਉ । 
ਕਹਤੁ ਕਬੀਰੁ ਸੁਨਹੁ ਰੇ ਸੈਤਹੁ, ਸਾਧ ਸੈਗਤਿ ਤਰਿ ਜਾਹਿਗਾ ;? 
ਕਬੀਰ ਅਨੁਸਾਰ ਮਨੁੱਖ ਨਿਰਾ ਨੀਂਵੇ ਆਪੇ (੧੦੩੬ 5810) ਦਾ. ਮਾਲਕ ਨਹੀਂ” 
ਸਗੋ ਉਸ ਵਿਚ ਉਚੇਰਾ ਆਪਾ ਵੀ ਹੈ । ਉਹ ਜਿਥੇ ਮਾਦੇ ਦਾ ਬਣਿਆ ਹੋਇਆ ਹੈ ਉਸ 
ਵਿਚ ਆਤਮਾ ਦਾ ਅੰਜ਼ ਵੀ ਹੈ । ਇਸ ਤਰ੍ਹਾਂ ਕਬੀਰ ਨੇ ਮਨੁੱਖ ਨੂੰ ਉਸ ਦੀ ਪ੍ਰਕਿਰਤੀ ਦੀ 
ਸੇਪੂਰਨ ਜਾਣਕਾਰੀ ਦੇ ਕੇ ਉਸ ਨੂੰ ਇਕਸੁਰ ਕਰਨ ਦਾ ਚਾਰਾ ਕੀਤਾ ਹੈ ! 
ਸ਼ਖ਼ਸੀਅਤ ਦੇ ਖਿੰਡਾਉ ਦਾ ਬੁਨਿਆਦੀ ਕਾਰਨ ਮਨੁੱਖ ਦੀ ਨਿਜੀ ਚੇਤਨਤਾ ਹੈ । 
ਪ੍ਰਸਿੱਧ ਜੀਵਨ-ਵਿਗਿਆਨੀ ਵੈਲਜ਼ ਅਨੁਸਾਰ ਸਾਰੇ ਪ੍ਰਕਿਰਤਕ ਪ੍ਰਾਣੀਆਂ ਵਿਚੋ" ਮਨੁੱਖ ਦੀ 
ਪਉੜੀ ਤੇ ਪੁੱਜ ਕੇ ਜੀਵਨ ਵਿਚ ਸਵੈ-ਚੇਤਨਤਾ ਵਾਪਰਦੀ ਹੈ /” ਜਿਸ ਨੂੰ ਗੁਰਮਤਿ ਵਿਚ 
ਹਉਮੈ ਕਿਹਾ ਗਿਆ! ਹੈ । ਇਸ ਸੀਮਿਤ ਚੇਤਨਾ ਕਾਰਨ ਉਹ ਨਿਜੀ ਸੰਸਾਰ ਸਿਰਜਦਾ ਹੈ 
ਅਤੇ ਦੂਈ ਦ੍ਰੈਂਤ ਦਾ ਸ਼ਿਕਾਰ ਹੋ ਜਾਂਦਾ ਹੈ । ਭਗਤ ਕਬੀਰ ਨੋ ਇਸ ਦਾ ਕਾਰਨ ਵਿਅਕਤੀ 
ਵਿਚ ਵਿਵੇਕ ਬੁੱਧ ਦਾ ਨਾ ਰੋਣਾ ਦਸਿਆ ਹੈ ਜਿਸ ਕਾਰਨ ਉਹ ਚੰਗੇ ਮੰਦੇ ਦੀ ਪਰਖ ਤੌ” 
ਵਾਂਝਾ ਹੋ ਜਾਂਦਾ ਹੈ । ਉਹ ਜਗਤ ਨੂੰ ਪ੍ਰਭੂ ਤੋਂ ਵੱਖ ਸਮਝਦਾ ਹੈ ਜੋ ਅਸਲ ਵਿਚ ਉਸ ਤੋ” 
ਵੱਖ ਰੋ ਕੇ ਕਿਸੇ ਵੀ ਹਾਲਤ ਵਿਚ ਟਿੱਕ ਨਹੀ" ਸਕਦਾ 1? 
ਭਗਤ ਕਬੀਰ ਨੂੰ ਸਾਰੀ ਸ੍ਰਿਸ਼ਟੀ ਵਿਚ ਦੂਈ ਦਵੈਤ ਦੀ ਭਾਵਨਾ ਪੱਧਰ ਦਿਖਾਈ 
ਦਿੰਦੀ ਹੈ । ਜਿਵੇਂ : 
ਕਬੀਰ ਧਰਤੀ ਅਰੁ ਆਕਾਸੁ ਮਹਿ ਦੁਇ ਤੂੰਬਰੀ ਅਬਧ । 
ਖਟ ਦਰਸਨ ਸੋਸੇ ਪਰੇ ਅਰੁ ਚਉਰਾਸੀਹ ਸਿਧ 1 
ਕਬੀਰ ਅਨੁਸਾਰ ਇਸ ਭਾਵਨਾ ਅਧੀਨ ਇਕ ਵਿਅਕਤੀ ਦੂਜਿਆਂ ਤੇ ਆਰਥਿਕ 
ਸੋਸ਼ਣ ਕਰਦਾ ਹੈ ਤੇ ਪਰਾਇਆ ਮਾਲ ਲੁੱਟ ਕੇ, ਆਪਣੇ ਪਰਿਵਾਰਕ ਸੈੱ'ਬਰਾਂ ਦੇ ਹਵਾਲੇ 
ਕਰ ਦਿੰਦਾ ਹੈ ।” ਅਸਲ ਦਿ੍‌ਸ਼ਟੀ ਇਟ ਹੈ ਕਿ ਵਿਅਕਤੀ ਸੰਸਾਰ ਨੂੰ ਸੈਸਾਂਰਕ ਲਾਭ ਤੌ” 
ਪਰੇ ਉੱਚੀ ਧੌੜੀ ਤੇ ਚੜ੍ਹਨ ਦਾ ਵਸੀਲਾ ਕਰਕੇ ਜਾਣੇ ਤੇ ਇਸ ਨੂੰ ਨਿਰੇ ਪਦਾਰਥਕ ਵਿਕਾਸ 
ਦਾ ਸਾਧਨ ਹੀ ਨਾ ਸਮਝੇ ।? ਇਹ ਤਾੰ ਹੀ ਹੋ ਸਕਦਾ ਹੈ ਕਿ ਜੇ ਇਹ ਭੁਲੇਖਾ ਹਟੇ ਕਿ 
ਦਿਸਦਾ ਜਗਤ ਪਰਮਾਤਮਾ ਨਾਲੋਂ” ਵੱਖਰੀ ਹਸਤੀ ਹੈ ਜਿਵੇ“ ਪਾਣੀ ਦੇ ਘੜੇ ਦੇ, ਪਾਣੀ 
ਵਿਚ ਟੁੱਟਣ ਦੀ ਦਸ਼ਾ ਵਿਚ, ਪਾਣੀ ਤੇ ਉਸ ਵਿਚਲੇ ਅਕਸ ਦੀ ਹਸਤੀ ਘੜੇ ਸਮੋਤ ਮੁੱਕ 
ਜਾਂਦੀ ਹੈ ਅਥਵਾ ਪ੍ਰਤੀਬਿੰਥ ਬਿੰਬ ਵਿਚ ਤੇ ਪਾਣੀ ਪਾਣੀ ਵਿਚ ਚਲਾ ਜਾਂਦਾ ਹੈ । ਇਸ 
ਤਰ੍ਹਾਂ ਢੂਈ ਦ੍ਰੌਤ ਦਾ ਪਰਦਾ ਹੱਟਣ ਤੇ, ਇਕ ਵਿਅਕਤੀ ਪ੍ਰਭੂ ਨਾਲੋਂ ਆਪਣੇ ਆਪ ਨੂੰ ਵੱਖ 
ਨਹੀ" ਸਮਝਦਾ ਤੇ ਉਸ ਦੀ ਹਸਤੀ ਅਫੁਰ ਪ੍ਰਭੂ ਵਿਚ ਟਿੱਕ ਜਾਂਦੀ ਹੈ । ਜਿਵੇ” : 


(12) 


2716 67078 7 %77 $ 796 77 £457078 7(70069712757078 % ਆਰ. 6ਨ 


ਜਿਉ ਪ੍ਰਤਿਬਿੰਬ ਬਿੰਬ ਕਉ ਮਿਲੀ ਹੈ, ਉਦਕ ਕੁੰਭੁ ਬਿਗਰਾਨਾ ॥ 
ਕਹੁ ਕਬੀਰ ਐਸਾ ਗੁਣ ਭ੍ਰਮੁ ਭਾਗਾ, ਤਉ ਮਨੁਸੁੰ ਨਿ ਸਮਾਨਾ ॥? 
ਸੋਸਾਰਕ ਵਸਤਾਂ ਵਿਅਕਤੀ ਦੀ ਇਕਸੁਰਤਾ ਨੂੰ ਭੋਗ ਕਰਦੀਆਂ ਹਨ । ਭਗਤ ਕਬੀਰ 
ਸੁਆਲ ਕਰਦਾ ਹੈ ਕਿ ਇਸਤਰੀ, ਪੁੱਤਰ, ਧੈਨ-ਪਦਾਰਥ ਤ“ ਕਿਸੇ ਨੇ ਕਦੀ ਸੁੱਖ ਲਭਾ ਰੈ ? 
ਇਨ੍ਹਾਂ ਖਾਤਰ ਸੋਸਾਰਕ ਵਸਤਾਂ ਇਕੱਠੀਆਂ ਕਰਨਾ ਵਿਅਰਥ ਹੈ । ਮੌਤ ਆਉਂਣ ਤੇ, 
ਜੋਸਾਰਕ ਸੈਪਤੀ, ਸਮੋਤ ਵਿਸ਼ਤਿਆਂ ਦੇ, ਅਫਥਹੀਣ ਬਣ ਕੋ _ਰਹਿ ਜਾਂਦੀ ਹੈ । ਕਬੀਰ 
ਅਨੁਸਾਰ ਵਸਤਾਂ ਪ੍ਰਤੀ ਆਪਣੇ ਮਨ ਨੂੰ ਮਾਰਨਾ ਚਾਹੀਦਾ ਹੈ ਤਾਂ ਕਿ ਵਸੜਾਂ ਦੋ ਸੰਸੇ. ਰੂਪ 
ਜਮ ਤੋਂ ਨਿਜਾਤ ਮਿਲ ਸਕੇ । ਮਨ ਨੂੰ ਮਾਰਨ ਦੀ ਇਸ ਪ੍ਰਕਿਰਿਆ ਨੂੰ ਪ੍ਰਸਿੱਧ ਧਰਮ ਦਰਸ਼ਨ 
ਪੁਸਤਕ 10808 ੧੦੦੬ ੦੬ 13859 ਵਿਚ ਮਨੋਵਿਗਿਆਨਕ ਪ੍ਰਲੋਕ" ਨਾਲ ਉਪਮਾਂ 
ਦਿੱਤੀ ਗਈ ਹੈ ਜਿਸ ਦੀ ਪ੍ਰਾਪਤੀ ਜਿਉੱਦੇ ਜੀਅ ਮਨ ਦੀ ਨੀਅਤ ਤੋਂ ਦਿ੍‌ਸ਼ਟੀਕੋਣ ਦੇ 
ਪਰਿਵਰਤਨ ਨਾਲ ਹੁੰਦੀ ਹੈ ।£ 
ਭਗਤ ਕਬੀਰ ਨੇ ਮਨੁੱਖ ਨੂੰ ਆਪੇ ਦੀ ਸਮੁੱਚਤਾ ਦਾ ਅਹਿਸਾਸ ਕਰਵਾਇਆ ਤੇ 
ਉਸ ਨੂੰ ਉਸ ਦੀ ਦੈਵੀ ਪ੍ਰਕਿਰਤੀ ਬਾਰੇ ਜਾਣਕਾਰੀ ਦਿੱਤੀ । ਪ੍ਰਸਿੱਧ ਮਨੋਵਿਗਿਆਨੀ 
ਫਰਾਇਡ ਨੇ ਅਚੇਤ ਮਨ ਨੂੰ ਪਾਸ਼ਵਿਕ ਪੱਧਰ ਤੇ ਰਖਿਆ ਪਰ ਕਬੀਰ ਨੇ ਮਨੁੱਖ ਦੋ 
ਅੰਤਰੀਵੀ ਸੈਸਾਰ ਨੂੰ “ਰਾਮ ਕੀ ਅੰਸ' ਕਰਾਰ ਦਿੱਤਾ । ਉਸ ਨੇ ਮਾਨਸਿਕ ਅੰਧਕਾਰ ਅਥਵਾ 
ਅਗਿਆਨ ਨੂੰ ਸੈਸਾਰਕ ਅਸ਼ਾਂਤੀ ਦਾ ਕਾਰਨ ਦਸਿਆ” ਤੇ ਇਸ ਨੂੰ ਦੂਰ ਕਰਨ ਲਈ 
ਗਿਆਨ-ਪ੍ਰਕਾਸ਼ ਦੀ ਪ੍ਰਾਥਤੀ ਤੇ ਜ਼ੋਰ ਦਿੱਤਾ ਤਾਂ ਕਿ ਹਰਿ ਨਾਮ ਅਥਵਾ ਦੈਂਵੀ ਤੱਤ ਦੀ 
ਖੋਜ ਵਿਚ ਸਫਲਤਾ ਮਿਲ ਸਕੇ ।” ਇਸ ਪ੍ਰਸੰਗ ਵਿਚ ਕਬੀਰ ਮਨੁੱਖ ਨੂੰ ਆਪਣੀ ਚੇਤਨਾ 
ਨੂੰ ਉੱਚੇ ਪੱਧਰ ਤੇ ਲਿਜਾਣ ਲਈ ਕਹਿੰਦਾ ਹੈ ਤੇ ਮਾਇਕ ਭਟਕਣਾ ਤੇ ਵਿਕਾਰਾਂ ਵਿਰੁੱਧ 
ਅਡੋਲ ਸੂਰਮੇ ਵਾਂਗ ਨਿਫੇਤਰ ਸੰਘਰਸ਼ ਰਚਾਉਣ ਲਈ ਪ੍ਰੋਰਦਾ ਹੈ ਤੇ ਸਤੀ ਇਸਤਰੀ ਵਾਂਗ 
ਆਪਾ-=ਭਾਵ ਸਾੜਨ ਲਈ ਕਹਿੰਦਾ ਹੈ । ਉਸ ਦੇ ਵਿਚਾਰ ਅਨੁਸਾਰ ਵਿਸ਼ੇ ਵਿਕਾਰਾਂ ਦੇ 
ਫਲਸਰੂਪ ਸਾਹਮਣੇ ਆ ਰਹੀ ਸੈਸਾਰਕ ਖੁਆਤੀ ਤੋਂ ਬੱਚਣ ਲਈ ਪ੍ਰਝੂ-ਬੈਦਗੀ ਤੇ ਉਸ ਦੀ 
ਹਜੂਰੀ ਦੇ ਸਦੀਵੀਂ ਅਰਿਸਾਸ ਨਾਲ ਖੈਨਿਉ” ਤਿੱਖਾ ਸੋਘਰਸ਼ ਰਚਾਉਣ ਦੀ ਲੌੜ ਹੈ । 
ਜਿਵੇ : 
ਡਗਮਗ ਛਾਡਿ, ਰੇ ਮਨ ਬਉਰਾ । 
ਅਬ ਤਉ ਜਤੇ ਮਰੇ ਸਿਧਿ ਪਾਈਐ 
ਲੀਨੋ ਹਾਥ ਸੈਧਉਰਾ । ੧ ॥ ਰਹਾਊ ॥ 
ਕਾਮ ਕ੍ਰੋਧ ਮਾਇਆ ਕੇ ਲੀਨੇ, ਇਆ ਬਿਧਿ ਜਗਤੁ ਬਿਗੂਤਾ ।। 
ਕਹਿ ਕਬੀਰ ਰਾਜਾ ਰਾਮ ਨ ਛੱਡਉ, ਸਗਲ ਉਚ ਤੇ ਊਚਾ 15 
ਮਾਨਵ-ਪਰਿਵਰਤਨ 
ਪ੍ਭੂ-ਪ੍ਰਾਪਤੀ ਦੀ ਜਮੱਸਿਆ ਵਿਅਕਤੀ ਦੇ ਪਚਿਵਚਤਨ ਨਾਲ ਜੁੜੀ ਰੋਈ ਹੈ । 


(13) 


271,$0/707% 7 9971 2 99% 7 ੬447707 8 7(70679719:76 76779 %7 0 01/.£77 


ਮਨੁੱਖ ਇਕ ਅਜਿਹਾ ਪ੍ਰਾਣੀ ਹੈ ਜਿਸ ਦੀ ਸਥਿਤੀ ਦੁਹਰੀ ਹੈ । ਇਹ ਦਿੱਸਣ ਵਾਲੋਂ ਤੇ ਨਾ 
ਦਿੱਸਣ ਵਾਲ ਦੋਹਾਂ ਸੈਸਾਰਾਂ _ਦੀਮਾਂ ਵਿਜ਼ੇਜ਼ਤਾਵਾਂ ਨਾਲ ਜੁੜਿਆ ਹੋਇਆ ਹੈ । ਇਹ 
ਪ੍ਰਕ੍ਿਤਕ ਸੈਸਾਰ ਦਾ ਐਗ ਵੀ ਹੈ ਤੇ ਉਸ ਦੇ ਅੰਟਤ ਆਤਮਾਂ ਦਾ ਬੀਜ ਵੀ ਹੈ ਜਿਹੜਾ 
ਇਸ ਨੂੰ ਅਸੈਤੁਸ਼ਟ ਬਣਾਈ ਰੱਖਦਾ ਹੈ ।# ਕਬੀਰ ਅਨੁਸਾਰ ਮਨੁੱਖ ਨੂੰ ਸ਼ਥਿਰਤਾ ਪ੍ਰਾਪਤ 
ਨਹੀ” ਕਿਉ'ਕਿ ਸੰਸਾਰ ਦੇ ਚੰਗੇ ਮੰਦੇ ਪ੍ਰਭਾਵਾਂ ਕਾਰਨ ਉਸ ਦਾ ਮਨ ਪੰਛੀ ਦੀ ਤਰ੍ਹਾਂ ਚਾਰੇ 
ਦਿਸ਼ਾਵਾਂ ਵਿਚ ਭਟਕਦਾ ਹੈ ।? ਮਨ ਸਮਝਦਾ ਤਾਂ ਆਪਣੇ ਆਪ ਨੂੰ ਬੜਾ ਸਿਆਣਾ ਹੈ ਪਰ 
ਇਸ ਦੀ ਪ੍ਰਕਿਰਤੀ ਜਾਣ-ਬੁਝ ਕੇ ਅਉਗਣਾਂ ਵੱਲ ਰੁਚਿਤ ਹੌਣਾ ਹੈ £ ਇਸ ਤਰ੍ਹਾਂ ਮਨੁੱਖ 
ਦਾ ਪੂਰਨ ਪਰਿਵਰਤਨ ਉਸ ਦੇ ਮਨ ਦੇ ਉਥਾਨ ਨਾਲ ਸੈਥੈਧਤ ਚੌ ਜਾਂਦਾ ਹੈ । 

ਕਬੀਰ ਬਾਣੀ ਦੀ ਮੁੱਖ ਸਮੱਸਿਆ ਵਿਅਕਤੀ ਨੂੰ ਨੀ'ਵੇ ਮਾਨਵ ਤੇ" ਉਚੇਰਾ ਮਾਨਵ 
ਬਣਾਉਣਾ ਹੈ । ਉਸ ਨੂੰ ਸੀਮਿਤ ਤੋ ਅਸੀਮਤ ਕਰਨ ਦੀ ਹੈ, ਉਸ, ਨੂੰ ਪ੍ਰਮਾਣਿਕ ਤੋ” 
ਅਪ੍ਰਮਾੜਿਕ ਬਨਾਉਣਾ ਹੈ ਤਾਂ ਕਿ ਮਨੁੱਖ ਜੀਵਨ ਦੀ ਸੇਪੂਰਨੜਾ ਨੂੰ ਅਨੁਭਵ ਕਰ ਸਕੇ । 
ਕਬੀਰ ਨੇ ਮਨੁੱਖ ਦੇ ਘਟੀਆ ਸਰੂਪ ਲਈ ਆਪਣੀ ਬਾਣੀ ਵਿਚ ਕੁਰੂਪ, ਕੁਜਾਤ, ਕੁਲੱਖਣੀ 
ਸ਼ਬਦ ਵਰਤੇ ਹਨ ਤੇ ਵਧੀਆ ਸਰੂਪ ਲਈ ਸਰੂਪ, ਸੁਜਾਤ ਤੋਂ ਸੁਲੱਖਣੀ ਸ਼ਬਦ ਵਰਤੋ 
ਹਨ । ਕਬੀਰ ਨੇ ਬੜੇ ਵਿਲੱਖਣ ਅੰਦਾਜ਼ ਵਿਚ ਕਿਹਾ ਹੈ ਕਿ ਮੋਰੀ ਪਹਿਲੀ ਪਤਨੀ ਬੁਰੀ 
ਸ਼ਕਲ ਵਾਲੀ, ਨੀਵੀ” ਜਾਤ ਦੀ ਭੈੜੇ ਵਤੀਰੇ ਵਾਲੀ ਤੇ ਪੇਕੇ ਸੌਹਰੇ ਪਰਿਵਾਰ ਵਿਚ ਬੁਰੀ 
ਸੋਅ ਵਾਲੀ ਸੀ । ਉਹ ਮਰ ਗਈ ਹੈ ਤੇ ਮੈ” ਨਵਾਂ ਵਿਆਹ ਕਰਵਾ ਲਿਆ ਹੈ ।੪ ਨਵੀ” 
ਵਿਆਹੀ ਇਸਤਰੀ ਸੁਘੜ, ਸਰੂਪ ਤੇ ਸਾਉ ਵਤੀਰੇ ਵਾਲੀ ਹੈ ਜਿਜ ਦੋ ਜੁੱਗ ਜੁੱਗ ਜੀਣ ਦੀ 
ਉਹ ਕਮਨਾ ਕਰਦਾ ਹੈ /$ ਇਸ ਤਰ੍ਹਾਂ ਉਸਨੇ ਆਪਣੀ ਭੈੜੀ! ਮਨੋਵਿਰਤੀ ਦੀ ਸਮਾਪਤੀ 
ਤੋ ਸੁਚੱਜੀ ਮਨੋਵਿਰਤੀ ਦੇ ਉਤਪੰਨ ਹੋਣ ਦਾ ਐਲਾਨ ਕੀਤਾ ਹੈ । ਅਸਲ ਵਿਚ ਇਹ 
ਪਰਿਵਵਤਨ ਵਿਅਕਤੀ ਦਾ ਸਦਾਚਾਰਕ ਪਰਿਵਰਤਨ ਅਥਵਾ ਨੌਤਿਕ ਪਰਿਵਰਤਨ ਹੈ ਜਿਸ 
ਨਾਲ ਵਿਅਕਤੀ ਆਪਣੀ ਮੂਲ ਪ੍ਰਕਿਰਤੀ ਨੂੰ ਪ੍ਰਾਪਤ ਕਰਦਾ ਹੈ ਤੇ ਜਿਸਦੀ ਪ੍ਰਾਪਤੀ ਨੈਤਿਕ 
ਘਾਲਣਾ ਨਾਲ ਸੰਬੋਧਤ ਹੈ ਤੇ ਇਹ ਨੈਤਿਕ ਘਾਲਣਾ ਮਨੁੱਖ ਤੋ ਆਤਮਾ ਤਕ ਦੇ ਚੱਕਰ 
ਦੀ ਪੂ=ਤੀ ਦਾ ਵਸੀਲਾ ਹੈ ।£” 

ਮਨੁੱਖ ਦੇ ਪਰਿਵਰਤਨ ਲਈ ਪਹਿਲਾ ਕਦਮ ਸ੍ਰੋ-ਪਛਾਣ ਨਾਲ ਸੈਬੋਧਤ ਹੈ, ਮਨੁੱਖ 
ਨਿਰਾ ਸਰੀਰ ਨਹੀ, ਇਸ ਵਿਚ 'ਰਅ ਦੀ ਅੰਜ਼' ਵੀ ਹੈ ਤੇ ਇਸ ਵਿਚਲਾ ਰਾਮ-ਅੰਸ਼ 
ਅਰਥਾਤ ਆਤਮਾ ਦਾ ਦੈਵੀ ਤੱਤ ਇਸ ਨੂੰ ਆਤਮਿਕ ਹੱਦ ਦਾ ਰੁਤਬਾ ਪ੍ਰਦਾਨ ਕਰਦਾ 
ਹੈ। ਇਸ ਆਤਮਿਕ ਤੱਤ ਦੀ ਪਛਾਣ ਵਿਅਕਤੀ ਨੂੰ ਅਸੀਖ਼ਿਤ ਕਰਦੀ ਹੈ ਤੇ ਉਚੇਰਾ 
ਬਣਾਉ'ਦੀ ਹੈ । ਆਪਣੇ ਆਪ ਨੂੰ ਸਿਰਫ ਸਰੀਰ ਸਮਝਣ ਵਾਲਾ ਵਿਅਕਤੀ ਨੀਵਾਂ ਅਥਵਾ 
ਘਟੀਆਂ ਪੱਧਰ ਦਾ ਜੀਵਨ ਬਣਾ ਲੈਦਾ ਹੈ । 

ਵਿਅਕਤੀ ਦੇ ਪਰਿਵਰਤਨ ਦਾ ਵਸੀਲਾ ਸਤਿਸੈਗ ਹੈ “ਜ਼ਸਨੇ _ਕਬੀਰ_ਦੀ ਨੀਵੀ? 
ਜਾਤ ਮੁਕਾ ਦਿੱਤੀ ਹੈ ਤੇ ਉਸ ਦੇ ਨੀਵੇ' ਮਾਇਕ ਜੀਵਨ -ਨੂੰ . ਉਚੇਰਾ ਕਰ ਦਿੱਤਾ ਹੈ । 


(14) 


2712$807807॥ 7 99771 2 7 71 €4467079 7(ਨ%7767712:767079 € ਆ01/.? 9 


ਕਬੀਰ ਨੇ ਪਹਿਲੀ ਮਾਇਕ ਪ੍ਰਵਿਰਤੀ ਲਈ 'ਧਨੀਆ' ਤੇ ਪ੍ਰਭੂ-ਸੈਂਵਾ ਵਿਚ ਸਮਰਪਿਤ 
ਨਵੀ ਸਜੰਵ ਭਾਵਨਾ ਲਈ 'ਰਾਮ ਜਨੀਆ' ਸ਼ਬਦ ਵਰਤਿਆ ਹੈ । ਉਹ ਹੁਣ ਧਨੀਆ ਤੋ” 
ਰਮ ਜਠੀਆਂ ਅਥਵਾ ਧੈਨ ਦੇ ਦਾਸ ਤੋ ਰਾਮ ਦਾ ਦਾਸ ਬਣ ਗਿਆ ਹੈ ।$ 
ਇਹ ਪਰਿਵਰਤਨ ਪਾਰਗਾਮੇਤਾ ਦੇ ਅਨੁਭਵ ਨਾਲ ਜੁੜਿਆ ਹੋਇਆ ਹੈ । ਇਰ 
ਅਨੁਭਵ ਇੰਦਰਿਆਵੀ ਅਨੁਭਵਾਂ ਤੋ" ਪਾਰ ਜਾਣ ਦੀ ਦ੍ਰਿਸ਼ਟੀ ਨਾਲ ਮੋਬੈਧਤ ਹੈ । ਇਸ 
ਦਸ਼ਾ ਵਿਚ ਸਰੀਰਕ ਮੌਹ ਦਾ ਰੌਲਾ ਮੁੱਕ ਜਾਂਦਾ ਹੈ । ਮਾਇਕ ਮੋਹ ਦੀ ਢੋਲਕੀ ਨਾਲ ਵਜਣ 
ਵਾਲ਼ਾ ਮਨ ਕਿਤੇ ਲੋਪ ਹੋ ਜਾਂਦਾ ਹੈ। ਸਜ਼ੀਰਕ ਮੌਹ ਵਿਚ ਫਸੇ ਕੇਨਾਂ ਦੀ ਵਿਆਕੁਲਤਾ 
ਖਤਮ ਹੋ ਜਾਂਦੀ ਹੈ । ਕਾਮ ਦੇ ਸੱਪ ਦਾ ਜ਼ੋਰ ਮੁੱਕ ਜਾਂਦਾ ਹੈ । ਖੈਰ, ਹੱਥ ਤੇ ਮੂੰਹ ਸਰੀਰਕ 
ਮੋਰ ਦੀਆਂ ਸੀਮਾਵਾਂ ਪਾਰ ਕਰ ਜਾਂਦੇ ਹਨ । ਕਾਮਾਦਿਕ ਪੰਜੇ ਵੈਰੀ ਹਾਰ ਜਾਂਦੇ ਹਨ । 
ਦੱਸ ਗਿਆਨ ਇੰਦਰੀਆਂ ਪ੍ਰਭੂ-ਬੈਦਗੀ ਦੀ ਬਰਕਤ ਨਾਲ _ਸਰੀਰਕ ਮੋਹ ਤੋ” ਅਜ਼ਾਦ ਹੋਂ 
ਜਾਂਦੀਆਂ ਰਨ । ਆਸ਼ਾ ਤੇ ਤ੍ਰਿਸ਼ਨਾ ਦੀ ਮਿੱਤਰਤਾਈ ਖਤਮ ਹੋ ਜਾਂਦੀ ਹੈ । ਹਰੀ ਸਿਮਹੇਨ 
ਮਨੌੱਖੀ ਜੀਵਨ ਦੇ ਸਾਰੇ ਬੈਧਨਾਂ ਨੂੰ ਤੋੜ ਦਿੰਦਾ ਹੈ । ਜਿਵੇ" : 
ਗਗਨ ਨਫਰਿ ਇਕ ਬੂੰਦ ਨ ਬਰਖੈ, ਨਾਦੂ ਕਹਾਂ ਜੁ ਸਮਾਨਾ 
ਪਾਰਬ੍ਰਹਮ ਪਰਮੇਸੁਰ ਮਾਧੋ, ਪਰਮ ਹੈਸੁ ਲੈ ਸਿਧਾਨਾ ।। ੧॥ 


ਮਿਰਤਕ ਭਏ ਦਸੈ ਬੈਦ ਛ੍ਰਟੇ, ਮਿਤ ਭਾਈ ਸਭ ਛੌਰੇ ॥। 
ਕਹਤ ਕਬੀਰ ਜੋ ਹਰਿ ਧਿਆਵੈ, ਜੀਵਨ ਬੈਧਨ ਤੋਰੇ ।੫॥ 


ਮਾਨਵ ਪਰਿਵਰਤਨ ਲਈ ਇਕ ਹੌਰ ਕਦਮ ਵਿਅਕਤੀ ਦਾ ਆਂਤਰਿਕ ਪਰਿਵਰਤਨ 
ਹੈ ਜਿਸ ਦਾ ਦਿਲ ਦੀ ਪਵਿੱਤਰਤਾ ਨਾਲ ਸੰਬੋਧ ਹੈ । ਦਿਲ ਦੀ ਪਵਿੱਤਰਤਾ ਨਾਲ ਉਹ 
ਆਂਤਰਿਠਾ ਦ੍ਰਿਸ਼ਟੀ ਮਿਲਦੀ ਹੈ ਜਿਸ ਨਾਲ ਰੱਬ ਦੇਖਿਆਂ ਜਾ ਸਕਦਾ ਹੈ ।' ਦਿਲ ਦੈਵੀ- 
ਜਲਾਲ ਦਾ ਮਾਧਿਅਮ, ਅੱਲਾ ਦੀ ਰੋਸ਼ਨੀ ਦਾ ਇਕਾਣਾ, ਰੱਬ ਦੋ ਪ੍ਰਕਾਸ਼, ਹਕੀਕਤ ਦੇ 
ਚਹੱਸਮਈ ਅਨੁਭਵ ਦਾ ਖਜ਼ਾਨਾ ਹੈ । ਭੌਤਿਕ ਤੇ ਰੂਹਾਨੀ ਸ਼ਕਤੀਆਂ ਦਾ ਸੰਗਮ, ਆਲਮ= 
'ਏ-ਅਲਮ ਤੇ ਆਲਮ-ਏ-ਖਲਕ ਦਾ ਅੰਤਰ-ਮਾਧਿਅਮ ਹੈ । ਸੱਚੇ ਸ਼ਰਧਾਲੂ ਦਾ ਦਿਲ ਆਲਾ 
ਦੈ ਜਿਥੇ ਅੱਠਾ ਦੀ ਰੋਸ਼ਨੀ ਪਾਰਦਰਸ਼ੀ ਸ਼ੀਸ਼ੇ ਵਾਲੀ ਲਾਲਟੈਣ ਵਿਚ ਜਗਦੀ ਹੈ । ਇਸੇ 
ਕਰਕੇ ਉਜ ਦੀ ਬੋਲੀ ਤੇ ਕਰਤੱਫ ਪ੍ਰਕਾਸ਼ਮਈ ਹਨ ਤੋ ਉਹ ਪ੍ਰਕਾਂਸ਼ ਵਿਚ ਗਤੀ ਕਰਦੀ 
ਹੈ ।% ਦਿਲ ਦੀ ਪਵਿੱਤਰਤਾ ਦੇ ਸੰਦਰਭ ਵਿਚ ਕਬੀਰ ਆਖਦਾ ਹੈ ਕਿ ਜੇ ਦਿਲ ਵਿਚ 
ਕਪਟ ਹੈ ਤਾਂ ਸਰੀਰਕ ਸੁੱਚ ਦਾ ਕੋਈ ਅਰਥ ਨਹੀ', ਜੋ ਮਨ ਵਿਚ ਠੱਗੀ ' ਹੈ ਤਾਂ ਗਿਆਨ 
ਧਿਆਂਨ ਦੇ ਵਿਚਾਰ ਕਿਸੇਂ ਲੇਖੇ ਵਿਚ ਨਹੀ" ਆਉ'ਦੇ । ਭਗਤ ਕਬੀਰ ਨੇ _ਤੱਤਕਾਲੀਨ 
ਮਨੁੱਖ ਨੂੰ ਆਪਣੀ ਦ੍ਰਿਸ਼ਟੀ ਬਾਹਰਮੁਖੀ ਵਰਤਾਰੇ ਵਲੋਂ" ਮੋੜ ਕੋ ਅੰਦਰ ਵੱਲ ਲਗਾਉਣ 
ਲਈ ਕਿਹਾ ਤਾਂ ਕਿ ਉਹ ਆਤਮਿਕ ਤੌਰ ਤੋਂ ਅਨੰਤ ਸੰਭਾਵਨਾ ਦੀ ਥਾਹ ਪਾ ਸਕੇ 1 


( ਸੂ 1 


2715 67078 7 %771 $ 796 71 ੬4570 7(707069712757078% ਗਨ 


2716 67078 7 %771 576 77 ੬4570 


ਹ੍ਰਿਦੈ ਕਪਟੁ ਮੁਖ ਗਿਆਨੀ ।। ਝੂਠੇ ਕਹਾ ਬਿਲੋਵਜਿ ਪਾਨੀ ॥ 
ਕਾਇਆ ਮਾਂਜਸਿ ਕਉਨ ਗੂਨਾਂ ॥ ਜਉ ਘਟ ਭੀਤਰਿ ਹੈ ਮਲਨਾਂ 11 


ਕਹਿ ਕਬੀਰ ਬੀਚਾਰੀ ।। ਭਵ ਸਾਗਰੁ ਤਾਰਿ ਮੁਰਾਰੀ ॥£$ 


ਮਾਨਵ-ਪਰਿਵਰਤਨ ਲਈ ਅਗਲੋਰਾ ਕਦਮ ਉਸ ਦਾ ਆਪਣੀ ਨੀਵੀ” ਪ੍ਰਕਿਰਤੀ 
ਵਿਰੁੱਧ ਸੈਘਰਸ਼ ਹੈ । ਨੀਵੀਆਂ ਪ੍ਰਵਿਰਤੀਆਂ ਦੀ ਤੁਲਨਾ ਆ% ਕਰਕੇ ਖਤਰਨਾਕ ਜੀਵ 
ਜੇਤੂਆਂ ਤੇ ਉਚੇਰੀਆਂ ਪ੍ਰਵਿਰਤੀਆਂ ਦੀ ਤੁਲਨਾ ਸਾਊ ਜਾਨਵਰਾਂ ਦੀਆਂ ਸ਼੍ਰੇਣੀਆਂ ਨਾਲ 
ਕੀਤੀ ਜਾਂਦੀ ਹੈ । ਜਿਵੇ" ਕਬੀਰ ਆਖਦਾ ਹੈ ਕਿ ਜ਼ਦ ਤੱਕ ਹਿਰਦੇ-ਰ੍ਹਪ _ਜੇਗਲ ਵਿਚ 
ਹੰਕਾਰ-ਰੂਪੀ ਸ਼ੇਰ ਰਹਿੰਦਾ ਸੀ ਤਦ ਤੱਕ ਹਿਰਦੇ-ਰੂਪ ਫੁਲਵਾੜੀ ਫੁਲਦੀ ਨਹੀ” ਅਥਵਾ 
ਹਿਰਦੇ ਵਿਚ ਕੌਮਲ ਗੁਣ ਨਹੀ” ਉਪਜਦੇ । ਜਦੋ" ਨਿਮਰਤਾ ਕੂਪ ਗਿੱਦੜ ਹੌਕਾਤ-ਰੂਪ ਸ਼ੋਰ 
ਨੂੰ ਖਾ ਜਾਂਦਾ ਹੈ ਤਾਂ ਹਿਰਦੇ ਦੀ ਸਾਰੀ ਬਨਸਪਤੀ ਦੇ ਫੁੱਲ _ਖਿੜਨ ਲੱਗ ਪੈਦੇ ਹਨ 1 
ਜਿਵੇ" : 
ਜਬ ਲਗੁ ਸਿੰਘ ਰਹੈ ਬਨ ਮਾਹਿ ।। ਤਬ ਲਗੁ ਬਨ ੂਲੋਂ ਭੀ ਨਾਹਿ ॥ 
ਜਬ ਹੀ ਸਿਆਰੁ ਸਿੰਘ ਕਉਖਾਇ ।। ਫਲ ਰਹੀ ਸਗਲੀ ਬਨਰਾ ॥% 
ਜਦ ਮਨੁੱਖ ਦਾ ਪ੍ਰਰਾ ਪਰਿਵਰਤਨ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਆਪ, ਰੱਬ 
ਤੇ ਪ੍ਰਕਿਰਤੀ ਵਿਚ ਕੋਈ ਭੇਦ ਨਹੀ” ਜਾਪਦਾ । ਉਸ ਤੋਂ ਪੂਰਨ ਇਕਜੁਰਤਾ ਤਾਰੀ ਹੋ ਜਾਂਦੀ 
ਹੈ । ਉਸ ਨੂੰ ਧਰਤ, ਅਕਾਸ਼ ਤੇਂ ਹਰੇਕ ਵਿਅਕਤੀ ਵਿਚ ਰੱਬ ਦੇ ਦੀਦਾਰ ਹੁੰਦੇ ਹਨ 1 
ਜਿਵੇ” ; 
ਮਉਲੀ ਧਰਤੀ ਮਉਲਿਆ ਅਕਾਸੁ ।। 
ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥੧੧। 
ਸੈਕਰੁ ਮਉਲਿਓ ਜੋਗ ਧਿਆਨ ॥ 
ਕਬੀਰ ਕਉ ਸੁਆਮੀ ਸਭ ਸਮਾਨ 15 


ਮਾਨਵ-ਪਰਿਵਰਤਨ ਅਸਲ ਵਿਚ ਇਕ ਨਵੀ” ਚੇਤਨਾ ਦਾ ਆਭਾਸ ਹੈ । ਨਵੀ” 
ਦ੍ਰਿਸ਼ਟੀ ਦਾ ਪ੍ਰਕਾਸ਼ ਹੈ, ਇਹ ਨਵੇ' ਅਨੁਭਵ ਦੇ ਉਦੇ ਹੋਣ ਨਾਲ ਨੰਬੈਧਤ ਹੈ । ਇਹ ਦਸ਼ਾ 
ਮਨੁੱਖ ਵਿਚ ਇਕ ਨਵੇਂ” ਮਨੁੱਖ ਦੇ ਪੈਦਾ ਹੋਣ ਦੀ ਲਖਾਇਕ ਹੈ । ਇਰ ਸਭ ਕੁਝ ਮਨੁੱਖ 
ਦੀ ਅੰਤਰੀਵੀ ਤਬਦੀਲੀ ਨਾਲ ਸੈਬੋਧਤ ਹੈ । ਪੁਰਾਣੀ ਹਉਮੈ ਵਾਲੀ ਸੀਮਿਤ ਬੁਧ ਦਾ 
ਅੰਤ ਤੋ ਨਵੀ" ਸਜੀਵ ਅਸੀਮਤ ਬੁਧ ਦੇ ਪ੍ਰਕਾਸ਼ ਨਾਲ ਮਨੁੱਖ ਦਾ ਪਰਿਵਰਤਨ ਹੋ ਜਾਂਦਾ 
ਹੈ ਤੇ ਉਸ ਨੂੰ ਮਨੁੱਖਾ ਜੀਵਨ ਦੇ ਮਨੋਰਥ ਦੀ ਪੂਰਤੀ ਦਾ ਅਨੁਭਵ ਹੋ ਜਾਂਦਾ ਹੈ ! ਇਸ ਨੂੰ 
ਭਗਤ ਕਬੀਰ ਨੇ 'ਬੁਧਿ ਬਦਲੀ ਸਿਧਿ ਪਾਈ' ਦੀ ਉਕਤੀ ਨਾਲ ਸਪੱਸ਼ਟ ਕੀਤਾ ਹੈ : 


(16) 


7(7070697127957078% ਗਨ 


ਜਬ ਬੁਧਿ ਹੌਤੀ ਤਬ ਬਲੁ ਕੈਸਾ ਅਬ ਬੁਧਿ ਬਲੂ ਨ ਖਟਾਈ ॥ 
ਕਹਿ ਕਬੀਰ ਬੁਧਿ ਹਰਿ ਲਈ ਮੋਰੀ, ਬੁਧਿ ਬਦਲੀ ਸਿਧਿ ਪਾਈ ।।%' 
- ਨਵੇ' ਮਨੁੱਖ ਦੀ ਸਿਰਜਨਾ 
ਭਗਤ ਕਬੀਰ ਇਕ ਇਸ ਤਰ੍ਹਾਂ ਦੇ ਨਵੇ ਮਨੁੱਖ ਦੀ ਸਿਰਜਨਾ ਦਾ ਸੈਕਲਪ ਕਰਦਾ 
ਹੈ ਜੋ ਮਨੁੱਖਾ ਜਨਮ ਨੂੰ ਆਵਾਗਵਨ ਤੋਂ" ਛੁਟਕਾਰੇ ਲਈ ਇਕ _ਦੁਰਲੱਭ ਅਵਸਰ ਮੰਨਦਾ 
ਹੈ ।” ਇਹ ਜਨਮ ਜੀਵਨ ਬਾਜ਼ੀ ਜਿੱਤਣ ਜਾਂ ਹਾਰਨ ਲਈ ਇਕੋ ਇਕ ਮੌਕਾ ਹੈ, ਇਹ 
ਜਨਮ ਫਰਿਸ਼ਤਿਆਂ ਦੀ ਖਿੱਚ ਦਾ ਕਾਰਨ ਹੈ । ਕਕੀਰ ਦਾ ਨਵ-ਸਿਰੋਜਤ ਮਾਨਵ ਗੁਰੂ ਦੀ 
ਸੇਵਾ ਤੇ ਬੈਦਗੀ ਤੋ ਬਿਨਾਂ ਜੀਵਨ ਨੂੰ ਵਿਅਰਥ ਸਮਝਦਾ ਹੈ ਕਿਉਕਿ ਇਸ ਮਨੁੱਖਾ ਜੀਵਨ 
ਦੀ ਸਾਰਥਤਤਾ ਤੇ ਉਪਯੋਗਤ' ਸੇਵਾ ਤੇ ਸਿਮਰਨ ਨਾਲ ਜੁੜੀ ਹੋਈ ਹੈ । ਜਿਵੇ” : 
ਗੁਵ ਸੇਵਾ ਤੋ ਭਗਤਿ ਕਮਾਈ ।। ਤਬ ਇਹ ਮਾਨਸ ਦੇਹੀ ਪਾਈ ॥। 
ਇਸ ਦੇਹੀ ਕਉ ਸਿਮਰਹਿ ਦੇਵ । ਸੋ ਦੇਹੀ ਭਜੁ ਹਰਿ ਕੀ ਸੇਵ 0£ 
ਇਹ ਮਾਨਵ ਬਿਬੇਕ ਬੁੱਧ ਦੀ ਅਗਵਾਈ ਪ੍ਰਵਾਨ ਕਰਦਾ ਹੈ, ਇਸ ਲਈ ਉਹ ਕਰਮਾਂ 
ਪ੍ਰਤੀ ਸੁਚੇਤ ਮਾਨਵ ਹੈ, ਜਿਜ ਨੂੰ ਇਹ ਪਤਾ ਹੈ ਕਿ ਸੈਸਾਰ ਵਿਚ _ਕੀਤੇਂ ਕਰਮਾਂ ਦਾ ਲੇਖਾ 
ਦੋਣਾ ਪੈਣਾ ਹੈ । ਇਸ ਲਈ ਉਹ ਜਾਗਰਤ ਬੁੱਧ ਦਾ ਮਾਲਕ ਹੈ ਤੇ ਆਤਮਿਕ ਤੌਰ ਤੋ 
ਗਤੀਸ਼ੀਲ ਪ੍ਰਕਿਰਤੀ ਵਾਲਾ ਹੈ । ਇਹ ਮਾਨਵ ਆਪਣੇ ਰੱਤੀ ਗੁਣਾਂ ਦੀ ਪਹਿਰੇਦਾਰੀ ਪ੍ਰਤੀ 
ਖਬਰਦਾਰ ਹੈ ।? 
ਇਹ ਮਾਨਵ ਬਾਦਸ਼ਾਹੀ ਖੌਫ਼ ਤੋਂ ਸੁਤੰਤਰ ਹੈ । ਇਹ ਸੰਸਾਰੀ ਬਾਦਸ਼ਾਹਾਂ ਨੂੰ ਰੱਬੀ 
ਸਮਰੱਥਾ ਸਾਹਮਣੇ ਹੇਂਚ ਮੈਨਦਾ ਹੈ । ਇਸ ਕੌਲ ਆਤਮ-ਵਿਸ਼ਵਾਸ ਤੇ ਦ੍੍‌ੜ੍ਹ ਇੱਛਾ-ਜ਼ਕਤੀ 
ਹੈ । ਰਾਜੇ ਉਸ ਦੇ ਸਾਹਮਣੇ ਬੋਲ ਤੱਕ ਨਹੀ ਸਕਦੇ । ਇਸ ਦੀ ਆਤਮਿਕ ਪ੍ਰਤਿਭਾ ਦਾ 
ਸਿੱਕਾ ਸਾਰੇ ਮੰਨਦੇ ਹਨ । ਜਿਵੇ” : 
ਕੋਊ ਹਜ਼ਿ ਸਮਾਨਿ ਠਹੀ ਰਾਜਾ ੧ 
ਏ ਭੂਪਤਿ ਸਭ ਦਿਵਸ ਚਾਰਿ ਕੇ, ਝੂਠੇ ਕਰਤ ਦਿਵ'ਜਾ !।੧।'ਰਹਾਉ।: 
ਤੋਰੋ ਜਨੁ ਹੋਇ ਸੋਇ ਕਤ ਡੋਲੈ, ਤੀਨਿ ਭਵਨ ਪਤ ਛਾਜਾ ॥ 
ਹਾਬੁ ਪਸਾਰਿ ਸਕੈ ਕੋ ਜਨ ਕਉ, ਬੋਲਿ ਸਕੈ ਠ ਅੰਦਾਜ਼ਾ 
ਇਹ ਮਾਨਵ ਰੂਹਾਨੀ ਬਾਦਸ਼ਾਹਤ ਦਾ ਮਾਲਕ ਹੈ । ਇਹ ਬਾਦਸ਼ਾਹੀ ਉਸਨੂੰ 
ਕਾਮਾਦਿਕ ਪ੍ਰਵਿਰਤੀਆਂ, ਈਰਖਾ, ਮਮਤਾ, ਤ੍ਰਿਸ਼ਨਾ ਆਦਿ ਨੀਵੀਆਂ ਪ੍ਰਵਿਰਤੀਆਂ ਤਾਹੀ” 
ਦੂਸ਼ਿਤ ਹੋਏ ਸਰੀਰ ਰੂਪੀ ਕਿਲੋਂ ਨੂੰ ਗਿਆਨ ਤੇ ਸਹਿਜ _ਦੁਆਤਾ ਜਿੱਤਣ _ਕਤਕੇ ਪ੍ਰਾਪਤ 
ਹੋਈ ਹੈ ।੯ ਜਿਸ ਸਦਕਾ ਉਸ ਦੀ ਸ਼ਖ਼ਸੀਅਤ ਇਕਸੁਰਤਾ ਤੇ ਸੁਤੋਤਰਤਾਂ ਦੇ ਗੁਣਾਂ ਵਾਲੀ 
ਹੋ. ਗਈ ਹੈ । ਨਤੀਜੇ ਵਜੋ" ਉਸ ਦੀ ਆਤਮਾ ਨਿਰਭੈ ਤੇ ਅਡੋਲ ਹੋ ਗਈ ਹੈ । ਹੁਣ ਉਸ 
ਦੀ ਜੀਵਨ-ਸ਼ੈਲੀ “ਹਰ ਗੁਨ ਗਾਇ, ਕੂਦਹਿ ਅਰੁ ਨਾਚੈਂ''%£ ਵਾਲੀ 'ਸਦਾ ਵਿਗਾਸ' ਤੇ 


(17) 


2712$867807॥ 7 9977 2 75 7 1 ੬4467079 7(ਨ%77677172:767079 ਆ 01/.? ਹੇ 


'ਚਰਖ-ਅਨੌਤ' ਦੀਆਂ ਵਿਸ਼ੇਸ਼ਤਾਵਾਂ ਵਾਲੀ ਹੌ ਗਈ ਹੈ 1 
ਜੀਵਨ ਜਾਂਚ 

ਭਗਤ ਕਬੀਰ ਦੁਆਰਾ ਸੁਝਾਈ ਜੀਵਨ ਜਾਚ ਅਧਿਆਤਮਕ ਹੈ ਜਿਸ ਵਿਚੋ ਮੁੱਖ 
ਅਸੂਲ ਪ੍ਰਭੂ-ਹੁਕਮ ਨੂੰ ਖਿੜੇ ਮੱਥਾ ਕਬੂਲਣਾ ਹੈ ।'% ਇਹ ਖ਼ਾਰਗ ਕਲਿਆਣ ਦਾ ਮਾਰਗ 
ਹੈ ਜਿਸ ਦਾ ਪਤਾ ਸਤਿਗੁਰੂ ਤੌਂ ਲਗਦਾ ਹੈ । ਇਸ ਜੀਵਨ ਜਾਝ ਵਿਚ ਅਰਥੋ' ਟੁੱਟੀਆਂ 
ਧਾਰਮਿਕ ਧੀਤੀਆਂ ਰਸਮਾਂ ਨੂੰ ਕੋਈ ਥਾਂ ਨਹੀ” 1 ਕਬੀਰ ਇਸਲ% ਧਰਮ ਦੀ ਸੁੰਨਤ ਪ੍ਰਥਾ 
ਤੇ ਵਿਅੰਗ ਕਰਦਾ ਹੋਇਆ ਕਹਿੰਦਾ ਹੈ ਕਿ ਸੱਚਾ ਮੁਸਲਮਾਨ ਜੇ ਸੁੰਨਤ ਕਰਕੇ ਹੁੰਦਾ ਹੈ ਤਾਂ 
ਔਰਤ ਦਾ ਕੀ ਕਰੋਗੇ .%੬ ਸੂਤਕ ਸੈਥੋਧੀ ਵਹਿਮ ਦੇ ਪ੍ਰਸੰਗ ਵਿਚ ਕਥੀਰ ਦਾ ਕਥਨ ਹੈ ਕਿ 
ਕੋਈ ਚੀਜ਼ ਪਵਿੱਤਰ ਜਾਂ ਅਪਵਿੱਤਰ ਨਹੀਂ ਹੁੰਦੀ, ਦੁਬਿਧਾ ਹੀ ਮਨ ਦੀ _ਅਪਵਿੱਤਰਤਾ 
੧ 

ਕਬੀਰ ਨੇ ਗਹਿਜਤ ਮਾਰਗ ਰਾਹੀ” ਪਰਿਵਾਰਕ ਜੀਵਨ ਗੁਜ਼ਾਰਨ ਤੇ ਜ਼ੋਰ ਦਿੱਤਾ । 
ਇਸ ਤਰ੍ਹਾਂ ਉਸ ਨੇ ਸਾਧਾਰਨ ਮਨੌਭਾਵਾਂ ਦੇ ਵਿਨਾਸ਼ ਦਾ ਵਿਰੋਧ ਕੀਤਾ ਤੇ ਕਿਹਾ ਕਿ 
ਜੈਗਲਾਂ ਵਿਚ ਜਾਣ ਤੇ ਵਿਤਾਰਾਂ ਦੀ ਖਿੱਚ ਖਤਮ ਨਹੀਂ ਹੁੰਦੀ ਤੇ ਸ੍ਰੈ-ਸੇਜਮ ਦੇ ਟੁੱਟਣ ਦਾ 
ਖਤਰਾ ਬਣਿਆ ਰਹਿੰਦਾ ਹੈ ।'% ਊਸ ਨੇ ਲੌਕ-ਪ੍ਰਲੋਕ ਪ੍ਰਤੀ ਸਾਵੀ” ਦ੍ਰਿਸ਼ਟੀ ਅਪਨਾਉਣ 
ਤੋ ਜ਼ੋਰ ਦਿੱਤਾ । ਇਸ ਸੈਬੋਧ ਵਿਚ ਅਰਥ ਦੇ ਇਕ ਵਿਚਾਰਵਾਨ ਦਾ ਕਥਨ ਹੈ ਕਿ ਲੌਕ 
ਤੇ ਪਰਲੋਕ ਇਕ ਪਤੀ ਦੀਆਂ ਦੇ ਪਤਨੀਆਂ ਵਾਂਗ ਹਨ, ਜੇ ਉਹ ਇਕ ਨੂੰ ਪ੍ਰੇਮ ਕਰਦਾ ਹੈ 
ਤਾਂ ਦੂਜੀ ਈਰਖਾ ਨਾਲ ਭਰ ਜਾਂਦੀ ਹੈ ।% ਭੁਗਤ ਕਥੀਰ ਅਨੁਸਾਰ ਪੂਰਨ ਪੁਰਖ ਉਹੀ 
ਹਨ ਜਿਨ੍ਹਾਂ ਜੈਗਲ ਤੇ ਘਰ ਨੂੰ ਇਕੋਂ ਜਿਹਾ ਜਾਣਿਆ ਹੈਂ ਅਥਵਾ ਜੋ ਗ੍ਰਹਿਸਥ ਵਿਚ ਵੀ 
ਨਿਰਲੇਪ ਹਨ । 

ਭਗਤ ਕਬੀਰ ਨੇ 'ਕੈਤਨਾਰ' ਅਥਵਾ ਪਤੀ ਪਤਨੀ ਵਾਲੀ ਜੀਵਨ-ਸ਼ੈਲੀ ਨੂੰ ਰੱਬੀ 
ਪ੍ਰਾਪਤੀ ਲਈ ਸਹਾਇਕ ਸਾਧਨ ਮੌਨਿਆ ।% ਕਿਉਕਿ ਇਹ ਰਿਸ਼ਤਾ _ਸਮਾਜ਼ ਰਾਹੀ” 
ਪ੍ਰਵਾਨਿਤ ਰਿਸ਼ਤਾ ਹੈ ਅਤੇ ਸੈਜਮ, ਸਮਰਪਨ, ਸੇਵਾ, ਸਹਿਜ, ਕੋਮਲਤਾ, ਲੱਜਾ, ਹਮਦਰਦੀ, 
ਪਵਿੱਤਰਤਾ, ਕੁਰਬਾਨੀ, ਨਿਸ਼ਕਾਮ ਪ੍ਰੋਮ, ਵਫਾਦਾਰ ਤੇ ਬਦੀ-ਰਹਿਤ ਜੀਵਨ ਤੇ ਆਧਾਰਿਤ 
ਹੈ । ਇਹ ਜੀਵਨ ਜੁਗਤ ਵਿਆਂਹ ਤੋਂ ਬਾਹਰਲੇ ਸੰਬੰਧਾਂ ਅਥਵਾ ਪ੍ਰੋਮੀ ਧ੍ਰੰਮਿਕਾ ਵਾਲੀ 
ਜੀਵਨ-ਵਿਧੀ ਵਾਲੀ ਨਹੀ” ਜਿਸ ਵਿਚ ਚੰਚਲਤਾ, ਮਨੌਵੇਗਾਂ ਦੀ ਅਨੁਸਾਰਤਾ, ਤਾਹਨਿਆਂ 
ਮਿਹੰਣਿਆਂ ਵਾਲਾ ਲਾਉਬਾਲੀਪਨ ਤੇ ਸੋਜਮ ਰਹਿਤ ਵਤੀਰੇ ਦਾ ਦਖਲ ਹੁੰਦਾ ਹੈ । 

ਸੈਸਾਰਕ ਜੀਵਨ ਗ੍ਜ਼ਾਰਨ ਲਈ ਉਨ੍ਹਾਂ ਨੇ ਧਰਮ ਦੀ ਕਿਰਤ ਕਰਨ ਤੇ ਜ਼ੌਰ ਦਿੱਤਾ। 
“ਹੱਥ ਕਾਰ ਵੱਲ, ਦਿਲ ਯਾਰ ਵੱਲ" ਵਾਲੀ ਜੀਵਨ-ਰੀਤ ਅਪਨਾਉਣ ਦੀ ਪ੍ਰੇਰਨਾ ਕੀਤੀ ੧ 
ਭਗਤ ਕਬੀਰ ਜੀ ਨੇ ਨਿਸੰਗ ਹੋਕੇ ਰੱਬ ਕੌਲੋ' ਜੀਵਨ ਦੀਂ ਸੁੱਖ ਸੁਵਿਧਾਵਾਂ ਦੀ ਮੰਗ ਕੀਤੀ 
ਕਿਉ'ਕਿ ਇਨ੍ਹਾਂ ਤੋ ਬਿਨਾਂ ਵਿਅਕਤੀ ਭਟਕਦਾ ਹੈ ਤੇ ਪ੍ਰਭੂ ਭਗਤੀ _ਵਿਚ ਜੁੜ ਨਹੀ” 
ਸੋਕਦਾ । ੬ 


(1੪) 


2716 67078 7 %771 $ 796 71 ੬4570 7(70769712757078% ਆ. ਹ7 


ਕਬੀਰ ਨੇ ਜੀਵਨ ਮੈਗਰਾਮ ਵਿਚ ਸਫਲਤਾ ਪ੍ਰਾਪਤ ਕਰਨ ਲਈ ਸਮੋ" ਦੀ ਕਦਰ 
ਕਰਨ ਤੇ ਜ਼ੋਰ ਦਿੱਤਾ । ਉਹ ਗਤੀਸ਼ੀਲ ਤੇ ਕਰਮਸ਼ੀਲ ਜੀਵਨ ਜਾਚ ਦੀ ਪ੍ਰੋਰਨਾ ਕਰਦਾ 
ਹੈ ਜਿਸ ਵਿਚ ਉਸ ਨੇ ਕੰਮ ਨੂੰ ਅੱਗੇ ਪਾਉਣ ਦੀ ਰੁਚੀ ਦਾ ਵਿਰੋਧ ਕੀਤਾ ਜੈ £ 

ਕਬੀਰ ਨੇ ਵਿਅਕਤੀ ਨੂੰ ਲੌਕ ਲਾਜ ਅਬਵਾ 'ਲੋਕ ਕੀ ਕਹਿਣਗੇ' ਦੀ ਭਾਵਨਾ ਤੋਂ” 
ਅਜ਼ਾਦ ਹੋਣ ਲਈ ਆਖਿਮਾ ਹੈ ਤਾਂ ਕਿ ਉਹ ਜੀਵਨ-ਮਨੌਰਥ ਦੀ ਪ੍ਰਾਪਤੀ ਲਈ ਕਾਰਜ 
ਦੀ ਸੁਤੰਤਰਤਾ ਪ੍ਰਾਪਤ ਕਰ ਸਕੇ ਤੇ ਜੀਵਨ ਵਿਚ ਇੱਛਾ ਦੀ ਅਜ਼ਾਦੀ ਨਾਲ ਸਰਗਰਮ ਹੋ 
ਸਕੇ । ਉਹ ਆਖਦਾ ਹੈ ਕਿ ਆਮ ਲੌਕ ਕਰਮਕਾਂਡੀ ਹੁੰਦੇ ਹਨ ਜੋ ਚੋਰ ਲੌਕਾਂ ਦੀ ਤਸੱਲੀ 
ਲਈ ਧਾਰਮਿਕ ਕਰਮਕਾਂਡ ਕਰਦੇ ਹਨ ਪਰ ਨਾਮ ਵਿਚ `ਜੁੜੇ ਵਿਅਕਤੀ _ਲਈ ਜਰੂਰੀ 
ਠਨਹੀ' ਕਿ ਉਹ ਲੋਕਾਂ ਦੀ ਤਸੱਤੀ ਕਰਾਏ ।”੬ 
ਉਤਮ ਮਾਨਵੀ ਸਭਿਆਚਾਰ ਦੀ ਉਸਾਰੀ 

ਕਬੀਰ ਦਾ ਚਿਤਵਿਮ' ਮਾਨਵੀ ਸਭਿਮਾਰਾਰ ਇੰਦਰਿਮਾਵੀ ਸਭਿਆਚਾਰ ਨੂੰ ਛੱਡ 
ਕੇ ਉਸਤ ਸਕਦਾ ਹੈ । ਕਬੀਤ ਚਾਹੁੰਦਾ ਹੈ ਕਿ ਨਿਰਭੈ ਅਸਲੇ ਵਾਲਾ ਜੀਵ ਇੰਦਰੀਆਂ ਨੂੰ 
ਪ੍ਰਸੈਨ ਕਰਨ ਵੱਲ ਨਾਂ ਲੱਗੇ, ਤਿ੍‌ਕਨਾਲੂ ਹੌ ਕੌ ਸੋਤੋਖ ਨੂੰ ਨਾਂ ਛੱਡੇ, ਪਟਾਰਥਕ ਪਸਾਰੇ ਨੂੰ 
ਆਸਰਾ ਨਾਂ ਬਣਾਵੇਂ, ਮੂ ਤ ਪ੍ਰਤੂ ਨੂੰ ਆਪਣੇ ਅੰਦਰੋ ਬਾਹਰ ਨਾ ਕੱੇ, ਆਪਣੀ `ਵਾਗਡਰ 
ਵਾਸ਼ਨਾਵਾਂ ਦੇ ਹੱਥ ਨ' ਦੇਵੇ, ਮਨ ਨੂੰ ਵਿਸ਼ੋ ਭੌਗਾਂ ਤੌ ਰੌਕ ਤੇ ਧੀਰਜ ਛੱਡ ਕੇ ਤ੍ਰਿਸ਼ਨਾ ਦਾ 
ਬੋਝ ਨਾ ਢੌਵੇ ।”5 

ਇਸ ਮਾਨਵੀ ਸਭਿਆਚਾਰ ਦਾ ਬੁਰਾ ਉਹ ਮਨੁੱਖ ਹੋਵੇਗਾ ਜੋ ਸਭ ਮਨੁੱਖਾਂ ਵਿਚ 
ਇਕ ਹੀ ਜੋਤ ਨੂੰ ਵਰਤਦਾ ਵੇਖੋਗਾ । ਉਹ ਵੱਖ ਵੱਖ ਜਾਤੀਆਂ, ਧਰਮਾਂ ਦੇ ਮਨੁੱਖੀ 
ਸਭਿਆਚਾਰਾਂ ਨੂੰ ਪ੍ਰਭੂ ਦੇ ਹੁਕਮ ਅਨੁਸਾਰ ਉਤਪੰਨ ਹੋਇਆ ਮੈਨੇਗਾ । ਖਲਕਤ ਤੇ ਖਾਲਕ 
ਵਿਚ ਕਿਸੇ ਭੇਦ ਨੂੰ ਸਵੀਕ/ਰ ਨਹੀ” ਕਰੇਗਾ ।'£ ਇਸ ਉਦੇਸ਼ ਦੀ ਪ੍ਰਾਪਤੀ ਲਈ ਭਗਤ 
ਕਬੀਰ ਨੇ ਮਨੁੱਖੀ ਸਮਾਨਤਾ ਦਾ ਪ੍ਰਚਾਰ ਕੀਤਾ ਤੋਂ ਜਾਤ-ਪਾਤ ਪ੍ਰਣਾਲੀ ਨੂੰ ਉੱਕਾ ਹੀ ਰੱਦ 
ਕਚ ਦਿੱਤਾ !”' ਇਜ ਪ੍ਰਣਾਲੀ ਦੇ ਸ੍ਰੋਤ ਬ੍ਰਾਹਮਣੀ ਵਿਚਾਰਧਾਰਾ ਦਾ ਜ਼ੋਰਦਾਰ ਖੰਡਨ 
ਕੀਤਾ । ਕਬੀਰ ਨੇ ਇਥੋ” ਤੱਕ ਕਹਿ ਦਿੱਤਾ ਕਿ ਬ੍ਰਾਠਮਣੀ ਵਿਦਿਆ ਅਥਵਾ ਸੂਝ 
ਵਿਅਰਥਤਾ ਥੌਥੀ ਹੈ ਜੋ ਉਸ ਨੂੰ ਪਰਿਵਾਰ ਸਹਿਤ ਲੈ ਡੁੱਬਦੀ ਹੈ ।”? ਕਬੀਰ ਬਾਣੀ 
ਬ੍ਰਾਹਮਣ ਵਿਰੁੱਧ ਬਗਾਵਤ ਦਾ ਐਲਾਨ ਕਟਦੀ ਹੈ 1 ਉਸ ਨੇ ਬ੍ਰਾਹਮਣ ਨੂੰ ਆਗੂ ਮੰਨਣ ਤਾ 
ਇਨਕਾਰ ਕਰ ਦਿੱਤਾ ਤੇ ਕਿਹਾ ਕਿ ਬ੍ਰਾਹਮਣ ਭਗਤਾਂ ਦਾ ਗੁਰੂ ਨਹੀ" ਹੋ ਸਕਦਾ ਜਗਤ ਦਾ 
ਭਾਵੇ" ਹੋਵੇ । ਉਸ ਦੀ ਦਲੀਲ ਅਕੱਟ ਹੈ ਕਿ ਗਰਭ ਵਿਚ ਕਿਸੇ ਨੂੰ ਆਪਣੀ ਕੁੱਲ ਦਾ 
ਗਿਆਨ ਨਹੀਂ' ਹੁੰਦਾ । ਉਹ ਬ੍ਰਾਹਮਣ ਨੂੰ ਆਖਦਾ ਹੈ ਕਿ ਜੋ ਤੂੰ ਸਾਡੇ ਨਾਲੋ” ਵਿਸੇਸ਼ ਖ਼੍ਰਾਣੀ 
ਹੈ' ਤਾਂ ਤੂੰ ਜਨਮ ਕਿਸੇ ਹੋਰ ਤਰੀਕੇ ਨਾਲ ਲੈਣਾ ਸੀ । ਤੇਰੇ ਸਰੀਰ ਵਿਚ ਨਿਰਾ ਦੁੱਧ ਨਹੀ 
ਤੋਂ ਸਾਡੇ ਵਿਚ ਨਿਰਾ ਲਹੂ ਨਹੀ' । ਅਸਲ ਬ੍ਰਾਹਮਣ ਉਹੀ ਰੋ ਸਕਦਾ ਹੈ ਜੋ ਬ੍ਰਹਮ ਨੂੰ 
ਵਿਚਾਰਦਾ ਹੈ 1: 


(19) 


2712$87807॥ 7 99771 2 7? 7 1 €4467079 (077 0719:767 079 € ਆ 01/.? 7 


ਵਰਗ ਰਚਿਤ ਸਮਾਜ ਦੀ ਉਸਾਰੀ ਲਈ, ਕਬੀਰ ਐਸੇ ਸ਼ੂਰਮੈ ਦੀ ਕਲਪਨਾ ਕਰਦਾ 
ਹੈ ਜੋ ਦਲਿਤ ਤੇ ਸ਼ੌਜਿਤ ਵਰਗ ਦੇ ਮਨੁੱਖੀ ਹੱਕਾਂ ਦੀ ਬਹਾਲੀ ਲਈ ਲੜ ਸਕੇ । ਉਸ ਨੂੰ - 
ਸਸਾਨਤਾ, ਬੁਤੈਤਰਤਾ ਤੇ ਨਿਆਂ ਦੀਆਂ ਕਦਰਾਂ-ਕੀਮਤਾਂ_ ਪ੍ਰਦਾਨ ਕਰਨ ਲਈ _ਨਿਰੌਤਰ 
ਜੋਗ ਜਾਰੀ ਰੱਖ ਸਕੇ ਤੇ ਇਜ ਜੋਗ ਵਿਚ ਪੁਰਜਾ ਪੁਰਜਾ ਕੱਟ ਕੋ ਮਰਨ ਤੋਂ ਵੀ ਗੁਰੇਜ਼ ਨਾ 
ਕਰੇ । ਭਗਤ ਕਬੀਰ ਵਲੋਂ" ਮਾਨਵ ਨੂੰ ਬੰਧਨਾਂ ਤੋਂ ਮੁਕਤ ਕਰਨ ਦੀ ਅਜ਼ਾਦੀ ਦੀ ਜੋਗ 
ਆਰੰਭ ਕਰਨ ਦਾ ਸੱਦਾ ਅੱਜ ਵੀ ਨਿਤ-ਨਵਾਂ ਤੇ ਸਜੀਵ ਹੈ । 
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ 
ਖੇਤੁ ਜੁ ਮਾਂਡਿਓ ਸੂਰਮਾ, ਅਬ ਜੂਝਨ ਕੇ ਦਾਉ ॥੧।1 
ਸੂਰਾ ਜੋ ਪਹਿਚਾਨੀਐ ਜੁ ਲਰੈ ਦੀਨ ਕੇ ਰੇਤ ।। 
ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੋਤੁ ।੨।1 
ਕਬੀਰ ਨੂੰ ਵੱਖ ਵੱਖ ਧਰਮਾਂ ਦੇ ਵਿਤਕਰਿਆਂ ਦੀਆਂ ਕੈਧਾਂ ਢਾਹ ਕੇ, ਦਲੀਲ ਰਹੀ” 
ਪ੍ਰਭੂ-ਪ੍ਰਾਖਤੀ ਨੂੰ ਹਰ ਇਕ ਦਾ ਜਨਮ-ਸਿੱਧ ਅਧਿਕਾਰ ਸਥਾਪਤ ਕੀਤਾ । ਉਸਨੇ ਸਮਾਜਿਕ 
ਇਕਸੁਰਤਾ ਲਈ ਪ੍ਰਤਿਬੱਧ ਹੋ ਕੇ ਚਿੰਤਨ ਕੀਤਾ ਤੇ _ਮਾਨਵ-ਧਰਮ ਤੇ ਮਾਨਵ ਕਲਿਆਣ 
ਦੀ ਤੀਬਰ ਇੱਛਾ ਕੀਤੀ ! ਉਸ ਨੇ ਸਮਾਜ ਨੂੰ ਆਪਣੇ ਸਮੇ ਦੀ ਦੁਰਦਸ਼ਾ ਤੇ ਅਧੋਗਤੀ 
ਪ੍ਤੀ ਜਾਗਰੂਕ ਕੀਤਾ । ਸਮਾਜਿਕ ਸਾਂਤੀ ਲਈ ਦਲਿਤ ਵਰਗ ਨੂੰ _ ਉਸਾਰਨ ਦੀ ਪ੍ਰੇਰਨਾ 
ਕੀਤੀ । ਇਸ ਤਰ੍ਹਾਂ ਸਮਾਜਿਕ ਕਲਿਆਣ ਦਾ ਵਿਸ਼ਾ ਕਬੀਰ ਬਾਣੀ ਦੀ ਪ੍ਰੇਰਨਾ ਬਣਿਆ ।£# 
ਭਗਤ ਕਬੀਟ ਅਨੁਸਾਰ ਕਰਮ ਕਾਂਡੀ ਪੰਡਤਾਂ ਤੇ ਮਜ਼੍ਰਬੀ ਮੁਲਾਣਿਆਂ ਦਾ ਵਾਦ- 
ਵਿਵਾਦ ਵਿਅਰਥ ਹੈ ਕਿਉਕਿ ਹਕੀਕਤ ਦੇ ਖੋਜੀ ਲਈ ਇਨ੍ਹਾਂ ਦੋਹਾਂ ਕੋਲ ਕੁਝ ਨਹੀ” 8 
ਪ੍ਭੂ-ਪ੍ਰਾਪਤੀ ਆਪੇ ਦੀ ਖੋਜ ਨਾਲ ਸੰਬੰਧਤ ਹੈ ਨਾਕਿ ਦੋਹਾਂ ਫਿਰਕਿਆਂ ਦੇ ਕਰਮਕਾਂਡ 
ਨਾਲ । ਇਹ ਦੋਂਵੇ" ਫਿਰਕੇ ਪਰਮਾਤਮਾ ਦੇ ਬਣਾਏ ਹੋਏ ਹਨ? ਇਨ੍ਹਾਂ ਵਿਚੋਂ ਕਿਸੇ ਇਕ ਦੀ 
ਪ੍ਰਭੁਤਾ ਲਈ ਬਹਿਸ ਵਿਅਰਥ ਹੈ । ਕਬੀਰ ਆਖਦਾ ਹੈ ਕਿ ਜੋ ਖੁਦਾ ਸਿਰਫ ਕਾਹਬੋ ਵਿਚ 
ਹੈ ਤਾਂ ਬਾਕੀ ਦਾ ਮੁਲਕ ਕਿਸ ਦਾ ਹੈ ? ਇਸੇ ਤਰ੍ਹਾਂ ਮੂਰਤੀ ਨੂੰ ਰੱਬੀ ਪੂਜਾ _ਦਾ ਸਾਧਨ 
ਬਨਾਉਣਾ, ਰੱਬ ਦੀ ਸਰਕ _ਵਿਆਪਕਤਾ ਨੂੰ `ਝੁਠਲਾਉਣਾ ਹੈ ।'% ਇਸ ਤਰ੍ਹਾਂ ਹਿੰਦੂ 
ਮੁਸਲਮਾਨ ਦੋਹਾਂ ਨੇ ਹੀ ਰੱਖ ਦਾ ਅਨੁਭਵ ਨਹੀਂ ਕੀਤਾ । ਅਸੀਮ ਪਰਮਾਤਮਾ ਦੋਸ਼ ਕਾਲ 
ਦੀਆਂ ਹੱਦਾਂ ਵਿਚ ਵਿਚਰਨ ਦੀ ਮਜਬੂਤੀ ਤੋ” ਸੁਤੇਤਰ ਹੈ । ਸਾਰੇ ਧਰਮਾਂ ਦੇ ਪੀਰ ਪੈਕੈਬਰ 
ਸਾਰੀ ਮਨੁੱਖਤਾ ਦਾ ਸਾਡਾ ਵਿਰਸਾ ਹਨ ਕਿਉਕਿ ਸਭ ਨੇ ਵੱਖ-ਵੱਖ ਸਮੇ ਅਰਥੋਂ' ਟੁੱਟੇ 
ਕਰਮਕਾਂਡ ਦੇ ਰੋਸ ਵਕ ਆਪੋ ਆਪਣੇ ਧਰਮਾਂ ਦੀ ਉਤਪਤੀ ਕੀਤੀ । ਕਬੀਰ ਢੀ ਇਹ 
ਵੰਗਾਰ ਨਿਤ ਨਵੀਂ ਹੈ । 
ਕਬੀਰੁ ਪੂੰਗਰਾ ਰਮ ਅਲਹੁ ਕਾਂ, ਸਭ ਗੁਰ ਪੀਰ ਹਮਾਰੇ ॥% 
ਉੱਤਮ ਮਨੁੱਖੀ ਸਭਿਆਚਾਰ ਦੀ ਉਸਾਰੀ ਤਾਂ ਹੀ ਸੰਭਵ ਹੈ ਜੋ ਵਿਅਕਤੀਆਂ ਦੇ 


(20) 


2716 6/707% 7 %771 $ 796 71 ੬4570 7(707069712757078% ਆ. ਹਨ 


ਮੰਨ ਬ੍ਰਹਿਮੰਡ ਜਿੰਨੇ ਵਿਸ਼ਾਲ ਹੈ ਜਾਣ । ਵਿਅਕਤੀ ਨੂੰ ਬ੍ਰਹਿਮੰਡੀ ਵਿਸ਼ਾਲਤਾ ਪ੍ਰਦਾਨ ਕਤਨ 
ਲਈ ਕਬੀਰ ਅਸੀਮ ਪ੍ਰਭੂ ਦੀ ਆਰਤੀ ਉੜਾਰਦਾ ਹੈ ਤਾਂ ਕਿ _ਉਚੋਰੀ ਵਿਸ਼ਵਾਰਥੀ ਸੱਚ 
ਵਾਲ ਵਿਤਾਲ ਸ਼ਖ਼ਸੀਅਤ ਦੀ ਉਸਾਰੀ ਹੋ ਸਕੇ । ਇਸ ਆਰਤੀ ਦੀ ਸਮੱਗਰੀ ਵਿਚ ਉਹ 
ਗਿਆਨ ਦਾਂ ਤੇਲ, ਨਾਮ ਦੀ ਬੱਤੀ ਤੇ ਆਤਮ-ਗਿਆਨ ਦੇ ਚਾਨਣ ਨੂੰ ਸ਼ਾਮਲ ਕਰਦਾ ਹੈ 
ਤਾਂ ਕਿ ਪ੍ਰਭੂ ਦੇ ਅੰਗ ਸੈਗ ਹੌਣ ਦੇ ਅਹਿਸਾਸ ਦੁਆਰਾ ਵਿਅਕਤੀ ਦੇ ਅੰਦਰ ਸਦੀਵੀ' ਖੇੜਾਂ 
ਬਣਿਆ ਰਹੇਂ । ਜਿਵੇ” : 

ਤਤੁ ਤੋਲ, ਨਾਮੁ ਕੀਆ ਬਾਤ), ਦੀਪਕੁ ਦੇਹ ਉਜ੍ਹਾਰਾ ।। 

ਜੋਤਿ ਲਾਇ ਜਗਦੀਸ ਜਗਾਇਆ, ਬੂਝੈ ਬੂਝਨਹਾਰਾ ॥੨॥ 

ਪੰਚੇ ਸਵਦ ਅਨਾਹਦ ਬਾਜੋ, ਸੰਗੇ ਸਾਰਿੰਗਪਾਨੀ ।। 

ਕਬੀਰ ਦਾਸ ਤੇਰੀ ਆਰਤੀ ਕੀਨੀ, ਨਿਰੈਕਾਰ ਨਿਰਬਾਨੀ ॥/?ੱ 
ਇਕ ਸਫਲ ਤੇ ਸੁਹਿਰਦ ਕਵੀ 

ਕਬੀਰ ਇਕ ਸੁਹਿਰਦ ਕਵੀ ਹੈ, ਉਸ ਨੇ ਜੋ ਅਨੁਭਵ ਕੀਤਾ, ਉਹੀ ਲਿਖਿਅ' । 

ਸਮੇ” ਤੇ ਸਥਾਨ ਤੋ" ਪਾਤਲੀ, ਅਗੋਚਰ ਵਸਤ੍ਰ ਨੂੰ, ਥੋੜੀ ਜਿਹੀ ਰਚਨਾ ਵਿਚ ਬੈਨ੍ਹਣ ਦਾ 
ਸਾਹਸ ਕਰਕੇ ਅਸੈਭਵ ਨੂੰ ਸੋਭਵ ਕਰ ਦਿਖਾਇਆ । ਉਸਨੂੰ _ਕਾਵਿਗਤ ਰੂੜ੍ਹੀਆਂ ਦੀ 
ਜਾਣਕਾਰੀ ਨਹੀ” ਸੰ ਤੇ ਨਾ ਹੀ ਉਹ ਉਨ੍ਹਾਂ ਦਾ ਕਾਇਲ ਸੀ । ਉਸ ਦੀ ਕਵਿਤਾ ਦੇ 
ਦੋ ਮੁੱਖ ਆਧਾਰ ਹਿਰਦੇ ਦੀ ਪ੍ਰੇਰਣਾ ਤੋ ਮਸਤਕ ਦੀ ਧਾਰਾ ਹਨ ਜਿਨ੍ਹਾਂ `ਦੀ ਸਹਾਇਤਾ 
ਨਾਲ ਉਸ ਨੇ ਆਪਣਾ ਰਾਹ ਆਪ ਬਣਾਇਆ । ਉਸ ਨੇ ਧਰਮ, ਸੰਪਰਦਾਇ, ਜਾਤ, ਕੁਲ. 
ਤੇ ਸ਼ਾਸਤਰ ਤੇ” ਸੁਤੰਤਰ ਹੋ ਕੇ ਆਪਣੇ ਅਨੁਭਵ ਦੁਆਰਾ ਲਿਖਿਆ ।% ਉਸ ਨੇ ਸਿੱਧੀ 
ਭਾਸ਼ਾ ਵਿਚ, ਸਾਣਤੀ ਤੇ ਸਹਿਜ ਭਾਵ ਨਾਲ ਧਾਰਮਿਤ ਕਰਮਕਾਂਡ ਤੇ ਗਹਿਰੀ ਚੋਟ ਕੀਤੀ । 
ਉਸ ਦੇ ਵਿਅੰਗ ਵਿਚ, ਪੰਡਤ ਤੇ ਕਾਜ਼ੀ, ਮੁਲਾਂ ਤੇ ਮੌਲਵੀ ਸਭ ਤਿਲਮਿਲਾ ਉਠਦੇ 
ਹਨ /%! ਚਸ ਦੇ ਸ਼ਬਦਾਂ ਵਿਚ ਜਟਿਲਤਾ ਨਹੀਂ” ਤੇ ਨਾ ਹੀ ਛੈਦ ਦੀ ਉਛਲ-ਕੂਦ ਹੈ । 
ਉਸ ਦੀ ਭਾਸ਼ਾ ਵਿਚ ਰਾਜਸਥਾਨੀ, ਗੁਜਰਾਤੀ ਤੇ ਬ੍ਰਜ ਭਾਸ਼ਾ ਦਾ ਸੈਜੋਗ ਹੈ ।# ਇਸ ਨੂੰ 
ਸਾਧਾਂ ਦੁਆਰਾ ਵਰਤੀ ਜਾਂਦੀ ਪੁਰਾਣੀ ਰਿੰਦੀ ਦਾ ਰੂਪ ਵੀ ਕਿਹ! ਜਾ ਸਕਦਾ ਹੈ । ਕਬੀਰ 
ਦਾ ਭਾਸ਼ਾ ਤੇ ਜ਼ਬਰਦਸਤ ਅਧਿਕਾਰ ਸੀ । ਉਹ ਬਾਣੀ ਦਾ ਡਿਕਟੈਟਰ ਸੀ । ਉਸ ਨੂੰ ਇਹ 
ਲਮਰਥਾ ਹਸਲ ਸੀ ਕਿ ਉਹ ਜਿਸ ਗੱਲ ਨੂੰ ਜਿਸ ਰੇਪ ਵਿਚ ਪ੍ਰਗਟ ਕਰਨਾ ਚਾਹੁੰਦਾ, ਉਹ 
ਕਰ ਸਕਦਾ ਸੀ ੧? ਰ 


ਉ ਦੀ ਬਾਣੀ ਬਿੰਬਮਈ ਸਰੂਪ ਵਾਲੀ ਹੈ । ਉਹ ਪਾਠਕਾਂ ਦੋ ਮਨ ਵਿਚ ਤਸਵੀਰਾਂ 
ਲਟਕਾਈ ਜਾਂਦਾ ਹੈ ' ਮਿਸਾਲ ਦੇ ਤੌਰ ਤੇ ਕਬੀਰ ਨੇ ਮਾਇਕ ਪਸਾਰੇ ਦੀ ਖਿੱਚ ਵਿਚ, ਮਨੁੱਖ ਦੇ 
ਫ਼ਸਣ ਲਈ ਇਕੋ ਸ਼ਬਦ ਵਿਚ ਤਿੰਨ ਬਿੰਬ ਵਰਤੇ ਹਨ ! ਪਹਿਲਾ ਬਿੰਬ ਕਾਗਜ਼ ਦੀ ਹਥਣੀ 
ਨੂੰ ਵੇਖ ਕੇ ਤਾਤੀ ਦਾ ਕਾਮ ਵੱਸ ਹੋ ਕੇ ਫੜੇ ਜਾਣੇ ਨਾਲ ਸੰਬੰਧਤ ਹੈ । ਦੂਜਾ ਬਿੰਬ ਲਡੀ 


(21) 


2716 67078 7 %77 $ 796 71 £457078 7(700697127957078 9 ਆ. 67 


ਬਾਂਦਰ ਦਾ ਕੂਜੇ ਵਿਚ, ਛੋਲਿਆਂ ਦੀ ਮੁੱਠ ਲੈਣ ਲਈ ਹੱਥ ਪਾਉਣ ਤੇ ਲਾਲਚ ਵੱਸ ਬਾਹਰ 
ਨਾ ਕੱਢ ਸਕਣ ਕਾਰਨ ਸਦਾ ਲਈ ਕਾਬ੍ਹ ਆਉਣ ਨਾਲ ਸੈਬੋਧਤ ਹੈ ਤੇ ਤੀਜਾ ਬ਼ਿੰਤ ਤੋਤੇ ਦਾ 
ਨਲਿਨੀ ਤੇ ਬੈਠ ਕੇ ਫੱਜਣ ਨਾਲ ਸੰਤੋਧਤ ਹੈ " ਇਸ ਤਰ੍ਹਾਂ ਕਬੀਰ-ਬਾਣੀ ਵਿਚ ਪ੍ਰਕਿਰਤੀ, 
ਬਨਾਸਪਤੀ, ਮਾਤ-ਲੌਕ, ਪਰਲੋਕ, ਪਸ਼ੂ-ਜਗਤ, ਇਤਿਹਾਸ ਤੇ ਮਿਥਿਹਾਸ ਵਿਚੋ ਅਨੇਕਾਂ 
ਬਿੰਬ ਵਰਤੇ ਗਏ ਹਨ । ਸੈਖੋਪ ਵਿਚ ਕਵੀ ਕਬੀਰ ਮਾਨਵ-ਦਰਸ਼ਨ ਦੇ ਅਭਿਲਾਖੀਆਂ ਤੇ 
ਕਾਵਿ-ਹੁਨਰ ਦੇ ਪਾਰਖੂਆਂ ਦੋਹਾਂ ਨੂੰ ਨਿਰਾਸ਼ ਨਹੀਂ ਕਰਦਾ । ਉੱਸ ਦੀ ਰਚਨਾ ਹਰੇਕ 
ਕਿਸਮ ਦੇ ਅਨੁਭਵੀਆਂ ਨੂੰ ਸੋਤੁਸ਼ਟ ਕਰਦੀ ਹੈ । 
ਸਾਰ 

ਭਗਤ ਕਬੀਰ ਮੱਧ-ਕਾਲ ਦੋ ਕ੍ਰਾਂਤੀਕਾਰੀ ਭਗਤ ਕਵੀ ਹੋਏ ਹਨ ਜਿਨ੍ਹਾਂ ਨੇ ਉੱਤਰੀ 
ਭਾਰਤ ਵਿਚ ਭਗਤੀ ਲਹਿਰ ਦੀ ਅਗਵਾਈ ਕੀਤੀ । ਉਨ੍ਹਾਂ ਦੀ ਸੁਚੇਤ ਤੇ ਸੇਵੇਂਦਨਸ਼ੀਲ 
ਆਤਮਾਂ ਨੇ ਤਤਕਾਲੀਨ ਭਾਰਤੀ ਸਮਾਜ ਦੀ ਗਿਰਾਵਟ ਨੂੰ ਭਾਂਪਿਆਂ । ਬਦੋਸ਼ੀ ਰਾਜ ਤੇ 
ਪ੍ਰੋਹਤਵਾਦ ਦੀ ਦੋਹਰੀ ਸਰਦਾਰੀ ਇਸ ਗਿਰਾਵਟ ਦਾ ਕਾਰਨ ਸੀ । ਭਗਤ ਕਬੀਰ ਦੀ 
ਬਾਣੀ ਵਿਚ ਇਸ ਸਥਿਤੀ ਪ੍ਰਤੀ ਤਿੱਖਾ ਪ੍ਰਤੀਕਰਮ ਮਿਲਦਾ ਹੈ । ਉਸਨੇ ਅੰਧ-ਵਿਸ਼ਵਾਸ, 
ਮਿਥਿਆ-ਅਡੇਬਰ, ਜਾਤ-ਪਾਤ, ਧਾਰਮਿਕ ਤੇ ਸੰਪਰਦਾਇਕ ਤੇਗ-ਦਿਲੀ ਵਿਰੁਧ ਬਗਾਵਤ 
ਕੀਤੀ । ਪ੍ਰਭੂ ਦਾ ਆਸਰਾ ਲੈ ਕੇ ਬ੍ਰਾਹਮਣਾਂ ਤੋ ਮੌਲਾਣਿਆਂ ਦੇ ਫਰੇਬ ਦਾ ਪੌਲ ਥੌਲ੍ਹ 
ਦਿੱਤਾ । ਉਹ ਪ੍ਰਮੁੱਖ ਰੂਪ ਵਿਚ ਅਧਿਆਤਮਕ ਕਵੀ ਹੈ ਪਰ _ਉਸ ਦੀ ਅਧਿਆਤਮਿਕਤਾ 
ਸੈਸਾਰਕ ਨਿਰਲੇਂਪਤਾ ਤੇ ਉਦਾਸੀਨਤਾ ਵਾਲੀ ਨਹੀ” । ਉਹ ਸਮਾਜਿਕ ਖੁਜਹਾਲੀ ਲਈ 
ਸਮਾਨਤਾ, ਸੁਤੋਤਰਤਾ ਤੇ ਨਿਆਂ ਦੀਆਂ ਮਾਨਵੀ-ਕੀਮਤਾਂ ਲਈ ਨਾਹਚਾ ਬੁਲੰਦ ਕਰਦਾ ਹੈ 
ਤੇ ਇਨ੍ਹਾਂ ਦੀ ਸਥਾਪਤੀ ਲਈ ਆਪਾ ਵਾਰੂ ਤਿੱਖੇ ਸੈਘਰਸ਼ ਦੀ ਸਿਫਾਰਿਜ਼ ਕਰਦਾ ਹੈ । 

ਪ੍ਰਭੂ ਪ੍ਰਾਪਤੀ ਦੇ ਮੁੱਖ ਆਦਰਸ਼ ਦੀ ਪ੍ਰਤੱਖਤਾ ਲਈ ਉਹ ਅਵਤਾਰਵਾਦ ਦਾ ਖੰਤਨ 
ਕਰਦਾ ਹੈ ਤੋਂ ਵਿਅਕਤੀ ਨੂੰ ਅਨੰਤ-ਪ੍ਰਭੂ ਦੇ ਲੜ ਲਾਉੱਦਾ ਹੈ । ਉਸ ਦਾ ਪ੍ਰਭੂ ਸਰਬ 
ਵਿਆਪਕ ਹੈ ਜੋ ਹਿੰਦ੍ਰ ਤੋ ਮੁਸਲਮਾਨ ਵਿਚ ਬੁਨਿਆਦੀ ਹਕੀਕਤ ਦੇ ਤਪ ਵਿਚ ਵਰਤਦਾ 
ਹੈ । ਐਸੀ ਧਾਰਨਾ ਦੋਹਾਂ ਕੌਮਾਂ ਵਿਚ ਏਕਤਾ ਦਾ ਆਸ਼ਾ ਪਸਾਰਨ ਦੇ ਸਮਰੱਥ ਹੈ । ਕਬੀਰ 
ਦਾ ਅਦ੍ਰੈਤਵਾਦ ਬਿਨਾ-ਸ਼ਰਤ ਹੈ । ਉਸ ਦੇ ਵਿਚਾਰ ਅਨੁਯਾਰ ਸੈਸਾਰ ਤੇ ਰੱਬ ਭਿੰਨ ਨਹੀ” 
ਹਨ । ਉਹ ਮਾਇਆ ਨੂੰ ਮਨੁੱਖ ਤੇ ਰੱਬ ਦਾ ਸੋਥੋਧ ਤੋੜਨ ਵਾਈ ਸ਼ਕਤੀ ਦੇ ਰੂਪ ਵਿਚ 
ਚਿਤਵਦਾ ਹੈ ਤੇ ਸ਼ਬਦ ਦੁਆਰਾ ਇਸ ਨੂੰ ਨੱਥ ਪਾਉਣ ਲਈ ਪ੍ਰੇਤਦਾ ਹੈ ! ਮਾਇਕ ਪਦਾਤਬਾਂ 
ਪ੍ਰਤੀ ਉਲਾਰਮਟੀ ਦਿ੍‌ਰਟੀ ਅਧੀਨ ਮਨੁੱਖ ਵਿਚ ਉਤਪੰਨ ਹੁੰਦੇ ਅੜੈਤਿਕ ਵਤੀਰੇ ਨੂੰ 
ਤਿਆਗਣ ਲਈ ਉਸ ਦੀ ਸ਼ਕਤੀਸ਼ਾਲੀ, ਵੇਗਾਰ ਬੇਜੋੜ ਹੈ । ਉਸ ਦੀ ਬਾਣੀ ਨੌਤਿਕਤਾ 
ਅਧਿਆਂਤਮਿਕਤਾ ਦਾ ਸੈਗਮ ਹੈ । ਉਹ ਵਿਅਕਤੀ ਨੂੰ ਆਪਣੇ ਅੰਦਰਲੀ ਪ੍ਰਭੂ ਦੀ ਅੱਜ 
ਪਹਿਚਾਨਣ ਲਈ ਆਖਦਾ ਹੈ । ਉਸ ਅਨੁਸਾਰ ਸਰੀਰ ਤੇ ਬ੍ਰਹਿਮੰਡ ਨੂੰ ਇਕੋ ਹਸਤੀ ਦੇ 
ਪ੍ਰਗਟਾਵੇਂ ਮੰਨ ਕੇ ਸੈਸਾਰਕ ਅਨੋਕਤਾ ਦੇ ਭੁਰਮ-ਜਾਲ ਨੂੰ ਕਟਿਆ ਜਾ ਸਕਦਾ ਹੈ । ਉਸਨੇ 


(22) 


271,$0/707% 7 99711 2 79% 7 44670 7(7067971976 7079 %7 0 01/.£77 


ਘ 


ਸੈਸਾਰਮੁੱਖਤ/ ਦਾ ਵਿਰੋਧ ਕੀਤਾ ਤੋਂ ਮਨ ਨੂੰ ਰੌਸ਼ਨ ਕਰਨ ਲਈ ਆਖਿਆ ਤਾਂ ਕਿ ਇਹ 
ਦੈਵੀ ਗਿਆਨ ਦਾ ਸਰੂਪ ਬਣ ਕੇ ਰੱਬ ਦੇ ਸਮਾਨ ਬਣ ਸਕੇ । ਉਸ ਦੇ ਵਿਚਾਂਰ ਅਨ੍ਸਾਰ 
ਮਨ ਨੂੰ ਭਗਤੀ ਦੇ ਯੋਗ ਦੁਆਰਾ ਮਾਇਕ ਬੈਧਨਾਂ ਤੋਂ” ਸੁਤੰਤਰ ਕੀਤਾ ਜਾ ਸਕਦਾਂ ਹੈ ਅਤੇ 
ਇਸ ਨੂੰ ਪੂਰਨ ਆਤਮ ਸਮਰਪਨ ਦੀ ਭਾਵਨਾ ਦੁਆਰਾ ਪ੍ਰਭੂ ਦੇ ਹਵਾਲੇ ਕਰਕੇ ਵਿਅਕਤੀ 
ਉਸ ਵਿਚ ਅਭਦ ਹੋ ਸਕਦਾ ਹੈ 1 

ਕਬੀਰ-ਬਾਣੀ ਮਾਨਵੀ ਹੋ'ਦ ਦੇ ਸੈਕਟ ਨੂੰ ਬਿਆਨ ਕਰਦੀ ਹੈ ਤੇ ਇਸ ਦਾ ਹੱਲ 
ਵੀ ਪੇਸ਼ ਕਰਦੀ ਹੈ । ਵਸਤਾਂ ਤੇ ਜੀਵਨ ਦੀ ਛਿੰਨ-ਭੈਗਰਤਾ, ਮੌਤ ਦੀ ਭਿਆਨਕਤਾ, ਪੰਜ 
ਕਾਮਾਦਿਕ ਪ੍ਰਵਿਰਤੀਆਂ ਤੋਂ ਸੈਸਾਰਕ ਵਸਤੂਆਂ ਦੀ ਅੰਨ੍ਹੀ ਖਿੱਚ, ਹਉਮੈ _ਅਥਵਾ ਨਿਜੀ 
ਚੇਤਨਤਾ, ਦੁਈ-ਦ੍ਰੈਤ ਦੀ ਭਾਵਨਾ, ਅਚੇਤ ਮਨ ਨੂੰ ਸਿਰਫ ਸੈਤਾਨੀ ਵਸਤ ਨਾਲ ਅਨ੍ਰੂਪ 
ਕਰਨ ਦੀ ਗਲਤ ਢ੍ਰਿਸ਼ਟੀ ਅਨੰਦ ਤੱਥ ਵਿਅਕਤੀ ਦੇ ਵਿਅਕਤਿਤੱਵ ਵਿਚ ਵਿਘਟਨ ਪੈਦਾ 
ਕਰਦੇ ਹਨ । ਇਸ ਨੂੰ ਸੈਖਟਨ ਵਿਚ ਬਦਲਣ ਲਈ ਕਬੀਰ ਵਿਅਕਤੀ ਨੂੰ ਉਸ ਦੀ 
ਪ੍ਰਕਿਰਤੀ ਦਾ ਡੂੰਘੇਰਾ ਗਿਆਨ ਦਿੰਦਾ ਹੈ । ਉਸ ਨੂੰ ਆਤਮਾ _ਦੀ _ਅਮਰਤਾ ਦਾ ਪੱਖ 
ਦਰਸਾਉਂਦਾ ਹੈ । ਉਸ ਨੂੰ ਉਚੋਰੇ ਆਪੇ ਪ੍ਰਤੀ ਜਾਗਰੂਕ ਕਰਦਾ ਹੈ । ਗਿਆਨ ਦੇ ਪ੍ਰਕਾਸ਼ 
ਨੂੰ ਉਤਪੰਨ ਕਰਨ ਤੇ ਜ਼ੋਰ “ਦੰਦਾ ਹੈ । ਸੈਸਾਰਕ ਖੁਆਰੀ ਤੋ ਬਚਣ ਲਈ ਪ੍ਰਭੂ ਬੈਦਗੀ ਤੇ 
ਉਸ ਦੀ ਹਜੂਰੀ ਦੇ ਸਦੀਵੀ ਅਹਿਸਾਸ ਨਾਲ ਨਿਰੈਤਰ ਸੰਘਰਸ਼ ਕਰਨ ਦੀ ਪ੍ਰੇਰਨਾ 
-ਕਰਦਾ ਹੈ । 

ਕਬੀਰ ਦੀ ਵਿਚਾਰਰਾਰਾ ਦਾ ਧੁਰਾ ਪਰਿਵਰਤਨ ਦੀ ਪ੍ਰਵਿਰਤੀ ਹੈ । ਸੈਸਾਰਕ ਰੋਗ 
ਉਸ ਦੀ ਕੁਦਰਤੀ ਆਭਾ ਅਤਵਾ ਜਲੋਂ ਨੂੰ ਮੱਧਮ ਨਾ ਕਰ ਸਕਿਆ । ਉਹ ਆਪ ਅਬਦਲ 8 
ਰਿਹਾ ਤੋਂ ਉਸਨੇ ਪਰਿਵਰਤਨਸ਼ੀਲ ਸੰਸਾਰ ਨੂੰ ਲੈ ਕੇ ਸਮਾਜ ਦੇ ਅੰਧੇਰੇ ਪੱਖਾਂ ਨੂੰ ਰੌਸ਼ਨ ਕੀਤਾ । 
ਉਸ ਦੇ ਬੋਲ ਵਿਗਿਆਨਕ ਹਨ । ਉਸ ਨੇ ਲੋਕਾਂ ਨੂੰ ਧਰਮ ਪ੍ਰਤੀ ਦਿਸ਼ਟੀਕੌਣ ਬਦਲਣ 
ਲਈ ਵੰਗਾਰ ਦਿੱਤੀ ਤੇ ਧਟਮ ਨੂੰ ਬਾਹਰਲੇ ਮਡੰਖਟਾਂ, ਜਾਤ-ਪਾਤ ਦੇ ਘੇਰਿਆਂ, ਉਚ ਨੀਚ 
ਦੇ ਵਿਚਾਰਾਂ, ਧਾਰਮਿਕ ਅਫਾਰੇਦਾਰੀਆਂ ਤੇ ਭ੍ਰਿਸ਼ਟ ਰੀਤੀਆਂ ਤੋ ਮੁਕਤ ਕਰਨ ਲਈ 
ਸ਼ਕਤੀਸ਼ਾਲੀ ਸੁਰ ਵਿਚ ਆਵਾਜ਼ ਬੁਲੰਦ ਕੀਤੀ । ਉਸ ਨੇ ਬਾਹਰਲੇ ਭ੍ਰਿਸ਼ਟ ਆਲੇ-ਦੁਆਲੇ 
ਤੋਂ ਪ੍ਰਰਨਾ ਨਾ ਲੈਣ ਤੇ ਆਪਣੀ ਆਤਮਿਕ ਸ਼ਕਤੀ ਦੋ ਸ੍ਰੋਤ ਨੂੰ ਜਗਾਉਣ ਵੀ ਪ੍ਰੇਰਨਾ ਕੀਤੀ 
ਤਾਂ ਕਿ ਹਾਲਾਤ ਵਿਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਜ' ਸਕੈ । 

ਕਬੀਰ-ਬਾਣੀ ਵਿਚ ਦਰਸਾਏ ਪਰਿਵਰਤਲ ਦੀ ਸੇਧ ਵਿਅਕਤੀ ਦੀ ਬੁਰੀ ਸੋਚ ਨੂੰ 
ਉੱਤਮ ਸੋਚ ਵਿਚ ਬਦਲਣ ਤੇ ਉਸ ਨੂੰ ਸਤਿਸੰਗ ਦੁਆਰਾ 'ਧਨੀਆਂ' (ਧਨ ਦੇ ਦਾਸ) ਤੋ” 
'ਰਾਮ-ਜਨੀਆ' (ਰਾਮ ਦੇ ਦਾਸ) ਬਨਾਉਣ ਨਾਲ ਸੰਬੈਧਤ ਹੈ । ਇਸ ਪਰਿਵਰਤਨ ਦਾ 
ਸੰਬੈਧ ਇੰਦਰਿਆਵੀ ਅਨੁਝਵਾਂ ਤੋ ਪਾਰਗਰਾਮੀ ਹੌਣ ਨਾਲ ਹੈ । ਇਸ _ ਦਾ ਨਿਸ਼ਾਨਾ 
ਆਂਤਰਿਕ ਪਰਿਵਰਤਨ ਦੁਆਰਾ ਦਿਲ ਦੀ ਪਵਿੱਤਰਤਾ ਵੱਲ ਹੈ ਜਿਸ _ਨਾਲ ਵਿਅਕਤੀ 


(23) 


271,$0/707% 7 99711 2 99% 7 ੬447707 8 7(770679719:76 76779 %7 0 01/.£77 


ਵਿਚ ਅਨੰਤ ਸੈਭਾਵਨਾਵਾਂ ਉਤਪੰਨ ਹੋ ਜਾਂਦੀਆਂ ਹਨ । ਮਨੁੱਖ ਦੀਆਂ ਨੀਵੀਆਂ ਪ੍ਰਵਿਰਤੀਆਂ 
ਦਾ ਉਥਾਨ ਹੋ ਜਾਂਦਾ ਹੈ ਤੇ ਉਸ ਵਿਚ ਇਕ ਨਵਾਂ ਮਨੁੱਖ ਉਤਪੰਨ ਹੋਂ ਜ਼ਾਂਦਾ ਹੈ ਤੋਂ ਉਸ 
ਨੂੰ ਰੱਬ ਤੇ ਪ੍ਰਕਿਰਤੀ ਨਾਲ ਪੂਰਨ ਵਿਕਜੁਰਤਾ ਦਾ ਆਭਾਸ ਹੁੰਦਾ ਹੈ । ਇਹ ਨਵਾਂ ਮਨੁੱਖ 
ਸੀਮਿਤ ਬੁੱਧ ਵਾਲਾ ਨਹੀਂ, ਅਸੀਮਤ ਬੁੱਧ ਵਾਲਾ ਗਤੀਸ਼ੀਲ ਮਨੁੱਖ ਹੈ ਜਿਸ ਦਾ ਆਧਾਰ 
ਬਿਬੇਕ ਬੁੱਧ, ਆਤਮ-ਵਿਸ਼ਵਾਸ਼ ਤੇ ਦਿ੍‌ੜ੍ਹ ਇੱਡਾ ਸ਼ਕਤੀ ਹੈ । ਇਨ੍ਹਾਂ `ਤਿੰਨ ਗੁਣਾਂ ਦੀ 
ਸਹਾਇਤਾ ਨਾਲ ਉਹ ਰੂਹਾਨੀ ਬਾਦਸ਼ਾਹਤ ਦੀ ਪ੍ਰਾਪਤੀ _ਕਰਦਾ ਹੈ । ਇਹ ਅਵਸਥਾ 
ਸਦੀਵੀ” ਖੇੜੇ ਵਿਚ ਰਹਿਣ ਦੀ ਦਸ਼ਾ ਹੈ ਤੇ ਭਾਉ ਭਗਤੀ ਦਾ ਫਝ ਹੈ ਜੋ ਮਨੁੱਖ ਨੂੰ ਬੈਧਨ- 
ਰਹਿਤ ਪਵਿੱਤਰ ਵਿਅਤਤੀ (ਖਾਲਸਾ) ਦਾ ਦਰਜਾ ਪ੍ਰਤਾਨ ਕਰਉ'ਦੀ ਹੈ । 
ਕਬੀਰ ਬਾਣੀ ਦਾ ਸੈਕਲਪ ਕੀਤਾ ਇਹ ਨਵਾਂ ਮਨੁੱਖ ਅਧਿਆਤਮਕ ਜੀਵਨ ਜਾਚ 
ਵਾਲਾ ਹੈ ਜੋ ਪ੍ਰਭੂ-ਹੁਕਮ ਨੂੰ ਖਿੜੇ ਮੱਥੋ ਕਬੂਲਦਾ ਹੈ । ਇਹ ਗ੍ਰੰਹਜਥ ਜੀਵਨ ਦਾ ਧਾਰਨੀ 
ਹੈ । ਲੋਕ ਤੇ ਪ੍ਰਲੋਕ ਦਾ ਇਕੋ ਜਿਹਾ ਸਤਿਕਾਰ ਕਰਦਾ ਹੈ । ਇਹ ਪਤੀ-ਪਤਨੀ ਵਾਲੀ, 
ਸਮਾਜ ਰਾਹੀ' ਪ੍ਰਵਾਨਿਤ ਜੀਵਨ-ਜਾਚ ਰਾਹੀ ਰੱਬ ਦੀ ਪ੍ਰਾਪਤੀ ਕਰਦ” ਹੈ, _ਧਰਮ ਦੀ 
ਕ੍ਰਿਤ ਕਰਦਾ ਹੈ ਤੇ ਸਮੇ ਦੀ ਕਦਰ ਕਰਨ ਵਾਲਾ ਹੈ । ਲੋਕ-ਲਾਜ ਦੀ ਗੁਲਾਮੀ ਤ” 
ਬੇ-ਪ੍ਰਵਾਹ ਹੋ ਕੇ ਇੱਛਾ ਦੀ ਆਜ਼ਾਦੀ ਪ੍ਰਾਪਤ ਕਰਦਾ ਹੈ ਤੋ ਇਜ ਤਰ੍ਹਾਂ ਕਾਰਜਾਂ ਦੇ ਕਰਨ 
ਵਿਚੇ ਸੁਤੌਤਰ ਹੋ ਜਾਂਦਾ ਹੈ । 
ਕਬੀਰ ਆਪਣੀ ਬਾਣੀ ਵਿਚ ਉੱਤਮ ਮਾਨਵੀ ਸਭਿਆਚਾਰ ਦੀ ਉਸਾਰੀ ਲਈ 
ਪ੍ਰੋਰਦਾ ਹੈ । ਇਹ ਸਭਿਆਚਾਰ ਇੰਦਰਿਆਵੀ ਬੰਧੇਜਾਂ ਤੋ ਮੁਕਤ ਹੌ ਕੇ, ਸਾਰੇ ਵਿਸ਼ਵ ਦੇ 
` ਮਨੁੱਖਾਂ ਵਿਚ ਇਕ ਜੌਤ ਦੀ ਧੜਕਨ ਨੂੰ ਪਛਾਣ ਕੇ, _ਮਾਨਵ-ਧਰਮ ਦੀ ਸਥਾਪਨਾ ਕਰਕੇ, 
ਵੱਖ-ਵੱਖ ਕੌਮਾਂ ਤੇ ਜਾਤੀਆਂ ਨੂੰ ਪ੍ਰਭੂ-ਭਾਣੇ ਵਿਚ ਉਤਪੰਨ ਹੋਵਿਆ ਜਾਣ ਕੇ, ਕਰਮਕਾਂਡੀ 
ਧਾਰਮਿਕ ਆਗੂਆਂ ਦੇ ਵਾਦ-ਵਿਵਾਦ ਤੇ ਬਖੋੜਿਆਂ ਨੂੰ ਤੱਜ ਕੇਂ, ਪੀਰ ਪੈਗੈਥਰਾਂ ਦੇ ਗ਼ਿਆਨ 
ਵਿਰਸੇ ਨੂੰ ਸਰਬ ਸਾਂਝਾ ਮੰਨ ਕੇ ਬ੍ਰਹਿਮੰਡੀ ਵਿਸ਼ਾਲਤਾ ਵਾਲੇ ਵਿਅਕਤੀਆਂ ਦੀ ਉਸਾਰੀ 
ਕਰਕੋ, ਸਮਾਨਤਾ, ਸੁਤੈਤਰਤਾ ਤੇ ਨਿਆਂ ਦੀਆਂ ਮਾਨਵੀ ਕੀਮਤਾਂ ਦੀ ਬਹਾਲੀ ਲਈ 
ਸੈਘਰਸ਼ ਵਿੱਢ ਕੌ ਉਸਾਰਿਆ ਜਾ ਸਕਦਾ ਹੈ । ਕਬੀਰ ਦੀ ਉਪਰੋਕਤ ਸਮੁੱਚੀ ਵਿਚਾਰਧਾਰਾ 
ਉਸ ਦੇ ਸੁਹਿਰਦ ਅਨੁਭਵ ਤੇ ਉਸ ਦੀ ਮੌਲਿਕ ਕਾਵਿ-ਸ਼ੈਲੀ ਰਾਹੀ” ਪ੍ਰਸਤੁਤ ਰੋਈ ਹੈ ਜੋ 
ਆਪਣੀਆਂ ਗਤੀਸ਼ੀਲ ਤੇ ਉਸਾਰੂ ਪ੍ਰੋਰਨਾਵਾਂ ਸਦਕਾ ਸਦੀਵੀ” ਕਾਲ ਲਈ ਸਾਰਥਕ ਬਣੀ 
ਰਹੇਗੀ ਤੇ ਵਿਅਕਤੀ ਨੂੰ ਆਪਣੀ ਹਕੀਕਤ ਤੋਂ ਸੰਪੂਰਨਤਾ ਦੀ ਤਲਾਸ਼ “ਕਰਨ ਲਈ 
ਉਤਸ਼ਾਹਿਤ ਕਰਦੀ ਰਹੇਗੀ । 


(24) 


2716 67078 7 %77 57296 77 £4457078 7(707069712757078 9 ਆਨ 


ਹਵਾਲੇ ਤੇ ਟਿੱਪਣੀਆਂ 


1. ਡਾ. ਰਤਨ ਸਿੰਘ ਜੱਗੀ, ਪੰਜਾਬੀ ਸ ਹਿਤ ਸੰਦਰਭ ਕੌਜ਼, ਪੰਨਾ 289. 
2. ਡਾ. ਮਨਮੋਹਨ ਸਿੰਘ, ਪੰਜਾਬੀ ਸਾਹਿਤ ਵਿਚ ਭਗਤੀ ਅੰਦੌਲਨ, (ਅਣਪ੍ਰਕਧੰਸ਼ਿਤ 
ਸੈਂਧ-ਪ੍ਰਬੈਧ), ਹਵਾਲਾ ਨੌਬਰ 11079. (ਰੇਫਰੈਂਸ ਲਾਇਬ੍ਰੇਰੀ, ਪੰਜਾਬੀ ਭਵਨ, 
ਪੰਜਾਬੀ ਸਾਂਹਿਤ ਅਕਾਦਮੀ, ਲੁਧਿਆਣਾ) ਪੈਨਾ 259. 
3. ਸ਼ਾਂਤੀ ਸੇਠੀ, ਸੈਤ ਕਬੀਰ, ਪੰਨਾ 3. 
. _ ਆਦਿ ਗੰਥ, ਪੰਨਾਂ 67. 
5. _ਜਾਕੈ ਈਦਿ ਬਤਰੀਦਿ ਕੁਲ ਗਉ_ ਰੇ ਬਧੁ ਕਰਹਿ ਮਾਨੀਮਹਿ ਜੇਖ ਸਹੀਦ ਪੀਰਾ ॥ 
ਜਾਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ, ਤਿਹੂ ਰੇ ਲੌਕ ਪਰਸਿਧ ਕਬੀਰ ॥ _ 
(ਮਲਾਰ ਰਵਿਦਾਸ, ਆਦਿ ਗ੍ਰੰਥ, ਪੰਨਾ 1293) 
ਛਾ. ਜਜਸ ਜਿੱਠੂ ਬਸੀ, ਕਕੀਕ ਲ੍ਦ ਕਿਕੇਚਜ, ਧੌਜ 11 
. __ ਡਾ. ਰਤਨ ਸਿੰਘ ਜੱਗੀ, ਸਾਹਿਤ ਕੋਸ਼, ਪਰਿਭਾਸ਼ਕ ਸ਼ਬਦਾਵਲੀ, ਪੰਨਾ 386. 
8. _ਕਤ ਜਾਈਐ ਰੇ ਘਰ ਲਾਗੋ ਰੰਗੁ 
(ਬਸੈਤ ਰਾਮਾਨੰਦ, ਆਦਿ ਗ੍ਰੰਥ, ਪੰਨਾ . 195). 
9. _ਕਕੀ₹ ਹ੍ਲ ਕਿਥੇਬਜ, ਬੱਜ 218 
10. _ਬਬਗੌ ਬਜੂ੨ ਜੈਕ, ਫ੍ਰਿਕੀ ਜਥ ਸੀ ਯਫ੍ਰਿਧ ਥ। ਵਰਿਣਜ਼, ਧੰਜ 138- 
39. 
11. ` ਭੁਜਾਂ ਬਾਂਧਿੰ ਭਿੱਲਾਂ ਕਰਿ ਡਾਰਿਓ ॥ ਹਸਤੀ ਕ੍ਰ੍‌ਪਿ ਮੂੰਡ ਮਹਿ ਮਾਰਿਓ ॥ 
ਹਸਤਿ ਭਾਗਿ ਕੈ ਚੀਸਾ ਮਾਰੋ । ਇਆ ਮੂਰਤਿ ਕੈ ਹਉ ਬਲਿਹਾਰੈ ॥ 
(ਗੈਂਡ ਕਬੀਰ, ਆਦਿ ਗ੍ਰੰਥ, ਪੰਨਾ 870) 
12.' ਡਾ. ਰਤਨ ਸਿੰਘ ਜੱਗੀ, ਸਾਹਿਤ ਕੋਸ਼, ਪਰਿਭਾਸ਼ਕ ਸ਼ਬਦਾਵਲੀ, ਪੰਨਾ 386. 
13. _ ਉਹੀ, ਪੰਜਾਬੀ ਸਾਹਿਤ ਸੋਦਰਭ ਕੋਸ਼, ਪੰਨਾ 290. 
14.  £0੦੯੦10]73ਟ61੩. ,&ਸ੧62੧੦3॥੩, ੧01. 15, ਹੁ. 795. 
15. ਮਾਟੀ ਏਕ ਅਨੇਕ ਭਾਂਤਿ ਕਰਿ, ਸਾਜੀ ਸਾਜਨਹਾਰੈ ॥ 
(ਪ੍ਰਭਾਤੀ ਕਬੀਰ, ਅਥੰਦ ਗੁੰਥ, ਪੰਨਾ 1346) 
16. _ ਬਾਜੀਗਰ ਡੰਕ ਬਜਾਈ ।! ਸਭ ਖਲਕ ਤਮਾਸੈ ਆਈ ੧1 
_ਬਾਜੀਗਰ ਸ਼੍ਰਾਂਗ ਸਕੇਲਾ ॥ ਅਪਨੇ ਰੈਗੇ ਰਵੈ ਅਕੇਲਾ ॥ 
(ਸੋਰਠ ਕਬੀਰ, ਆਦਿ ਗ੍ਰੰਥ, ਪੰਨਾ 655) 


2716 67078 7 %771 5796 71 ੬4570 7(7070697127957078% ਆ. ਹਨ 


ਤੁਠੈ, 
ਹੋਤ, 


20. 
21. 


22. 


23. 


24. 
25. 
26. 
27. 


28. 


2716 67078 7 %77 5796 71 £457078 


ਇਹ ਜੁ ਦੁਨੀਆਂ ਸਿਹਰੁ ਮੋਲਾ ਦਸਤਗੀਰੀ ਨਾਹਿ ।1 
(ਤਿਲੰਗ ਕਬੀਰ, ਆਦਿ ਗ੍ਰੰਥ, ਪੰਨਾ 727) 
ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਸੰਦਰਭ ਕੌੜ, ਪੰਨਾ 28. 
ਐਸੋ ਇਹੁ ਸੈਸਾਰੁ ਪੋਖਨਾ, ਰਹਨੁ ਠ ਕੋਊ -ਪਈਹ੍ਰੈ ਰੇ ੧ 
ਜੂਥੇ ਸੂਧੇ ਫੇਗਿ ਚਲਗੁ ਤੁਮ, ਨਤਰ ਕ੍ਰਧਕਾ ਦਿਵਈਹੈ ਤੇ 1(੧ਰਹਾਉ।। 


ਪੁੜ,ਕੜੜ ਲਵਿਮੀ ਮਾਇਆ, ਇਰੈ ਤਜ ਜੀਅ ਜਾਨੀ ਰੇ. 9 
ਕਰਤ ਕਬੀਫ਼ ਸ਼ੁਨ੍ਰ ਰੇ ਜੈਤਰੁ, ਖ਼ਿਲਿਹੈ ਸਰਿਗਪਾਨੀ ਰੇ ।੪)1 
(ਰਾਗ਼-ਬਿਲਾਵਲ਼ ਕਬੀਜ਼, ਪੰਨਾ 855) 
ਸਰਪਨੀ ਤੇ ਊਪਰਿ ਨਹੀ ਬਲੀਆਂ ੪ ਜਿਨਿ ਬ੍ਰਹਖ਼ਾ- ਬਿਜਨੁ-ਸਹਾਦੇਉ ਛਲੀਆਂ ॥ 
(ਅਯਾ ਕਝੀਰ; ਆਦਿ ਗ੍ਰੰਥ, ਪੰਨਾ 480) 
ਮਾਇਆ ਐਜੀ ਮੋਹਨੀ ਭਾਈ 1: ਜੋਤੇ ਜੀਅ ਤੇਤੇ-ਡਹਕਾਈ ॥ 
(ਫੈਰਉ-ਕਬੀਰ, ਆਦਿ ਗੈਬ, ਪੰਨਾ 1162) 
ਖਸਖੁ ਮਰੈ ਤਉ ਨ੍ਰਾਂਫ ਨ ਰੋਫੈ ੧ ਉਸ ਜ਼ਖਵਾਰਾ ਅਉਰੋ ਚੋਵੈ । 
ਰਖਵਾਰੇ ਕਾ ਫੋਦਿ ਖਿਨਾਸ਼ 4 ਆਗ ਨਰਣ ਈਹਾ ਭੋਗ ਬਿਲਾਸ । 
(ਕੰਤ ਕਬੀਜ਼ੁ, ਅਸੰਦ.ਗ੍ਰਬ, ਪੰਨ: 871) 
ਸੋਹਾਜ਼ਨਿ ਗਲਿ ਸਰੈ ਹਾਰੁ ੧ ਸੈਤ ਕ੍ਊ ਬਿਖੁ _ਖਿਗੈ.ਸਸ਼ਾਰ 11 
ਕਰਿ ਸੀਂਗਾਰਿ ਬਹੈ ਪਖਿਆਰੀ ॥ ਸੌਤ ਕੀ _ਠਿਲ੍ਹੀ ਫ੍੍ ਬਿਚਾੀ. ॥ 
- (ਗੋਂਡ ਕਬੀਰ, ਆਦਿ ਗ੍ਰੰਥ, ਪੰਨਾ 871) 
ਸੰਤ ਭਸੰਗ ਉਰ ਪਾਛੈ ਪਰੋ ।। ਗੁਰਪਰਸਾਦ ਖ਼ਰਰ .ਡਰੈਂ 41 . 
- (ਗੌਂਡ-ਕਬੀਰ, ਆਦਿ ਚੀ ਗੈਥ, ਖੰਨਾ ੧ 872) 
ਲਊ ਲਗੂ ਪ੍ਰਾਨ ਤਊ ਲਗੂ ਸੌਗੇ ।। ਨਾਹਿ ਤ ਚਲੀ ਬੇਗਿ ਉਠਿ ਨੰਗੇ. 
` (ਗੱਡ-ਕਬੀਰ, ਅਦਿ ਗ੍ਰੰਥ, ਪੰਨਾ 872), 
ਇਨਠਿ ਰਬ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਫ਼ੇ 1। 

_ __` (ਬਿਲਾਵਲ ਕਬੀਰ, ਆਦਿ ਗ੍ਰੰਥ, ਪੰਨਾ 857) 
ਧ੍ਰਿਗੁ ਤਨੁ (ਲਓ ਲੀ “ਇਹ ਮਾਇਿਆ41-ਧ੍ਰਿਗ ਧ੍ਰਿਗੁ ਖ਼ਤਿ ਬ੍ਰਧਿ ਫੈਨੀ ।। - 
ਇਸ ਮਾਇਆ ਕਦ ਦ੍ਰਿੜ ਕਰਿ ਰਾਖਗੁ,-ਬਾਂਥੇ -ਆਪੂ ਬਚਨੀ ॥ _ 

ਰ੍ (ਬਿਲਾਵਲ ਕਬੀਰ, ਆਦਿ ਗ੍ਰੰਥ, ਪੰਨ; 857) 
ਸੈਕਟਿ ਨਹੀ ਪਰੈ ਜੌਨਿ ਨਹੀ ਆਵੈ, ਨੂ ਨਿਰੌਜਨ - -ਜ਼ਾ-ਕੋ ਰੋ ॥- 
ਕਬੀਰ ਕੋ ਸ਼ੂਮਮੀ ਐਜੋ ਠਾਕੁਰੁ, ਜਾ ਕੈ ਸਾਈ ਨ ਬਧੋਂ ਰੇ ॥ 
੍‌ (ਲਹ -ਕਬੀਬ੍, ਹੋਵ ਭੜਿ, ਪੰਨਾ:339)' 


(੪) 


7(700697127957078 %9 ਆ. ਹਨ 


29. ਅਲਹੁ ਗੈਬ ਸਗਲ ਘੰਟਿਂ ਭੀਤਰਿ, ਹਿਚਦੈਂ ਲੋਹੁੰ ਬਿਚਾਲੀ ॥ 
ਦੂ ਤੁਰਕ ਦੁਨੂੰ ਮਹਿ ਏਕੈ, ਕਹੈ ਕਬੀਰ ਪੁੰਕਾਰੀ- ।। 
(ਆਸਾ ਕਬੀਰ, ਆਂਦਿ ਗ੍ਰੰਥ, ਪੰਨਾ 483) 
30. 11 ਹੈਪਟਦ` ੮੦॥610]938012 &01011608, ੧%੦1. 8, ?. 768. 
31. ਕੋਟਿ ਸ਼ੂਰ ਜਾਕੈ ਪਰਗਾਸ ! ਕੋਟਿ ਮਹਾਦੋਵ ਅਰੁ ਕਬਿਝਾਸ ॥ 
ਦੁਰਗਾ ਕੋਟਿ ਜਾਕੇ ਮਰਦਨੁ ਕਰੋ ।। ਬ੍ਰਹਮਾ ਕੋਟਿ ਬੇਦ ਉਚਰੈ ।। 
ਜਉ ਜਾਚਉ ਤਉ ਕੇਵਲ ਰਾਮ ॥ ਆਂਨਦੇਵ ਜਿਉਂ ਨਾਹੀ ਕਾਂਮ ।1 
ਲ (ਭੈਰਉ ਕਬੀਰ, ਆਢਿ ਗ੍ਰੰਥ, ਪੰਨਾ 1162) 
32. 3੧੦. ੧੦00, ੧0੧80168501-5801€0 ੩ਸਚ 10੪06, ]? - 103. 
33. _ ਨਗਨ ਫਿਰਤ ਜੋ ਪਾਈਐ ਜੋਗੂ ॥ ਬਨ ਕਾ ਮਿਰਗੁ ਮੁਕਤਿ ਸਭ ਰੌਗੂ ॥ 
ਕਹੂ ਕਬਰ ਸੂ ਸੁਨਹੁ ਨਰ ਲੇ ।। ਰਾਮ ਲਾਮ ਬ੍ਰਿਠ ਕਿਨਿ ਗਤਿ ਪਾਈ ॥ 
(ਗਉੜੀ ਕਬੀਰ, ਪੰਨਾ 324) 
34. ਕਿਆ ਪੜੀਐ, ਉਸ ਗੁਨੀਐ.॥. ਕਿਆ ਬੇਦ ਪ੍ਰਾਨਾਂ ਸੁਨੀਐ ॥ 
ਪੜੈ ਸ੍ਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥ 
(ਜੋਰਠ ਕਬੀਰ; ਆਦਿ ਗ੍ਰੰਥ, ਪੰਨਾ 655$ 
35, _ &8੩ ॥੦੦ਵਿਹ .0$ ੧੦. 28੬0005, _1$508169580- $੩੬ਭ੬੪ ਜਹ 
7038; ?. 166. 
36. ਗੋੱਡ ਕਬੀਰ, ਆਦਿ-ਗ੍ਰੰਥ, ਪੰਨਾ 871. ਹੈ 
37. _ ਏਕ ਅਨੇਕ-ਹੋਇ ਭਹਿਓਂ.ਸਗਲ ਮੌਹਿ, ਅਬ ਕੈਸੇ ਭਰਮਾਂਵਹੁ । 
(ਮਾਰੂ _ਕਬੀਰ,'ਆਦਿ ਗ੍ਰੰਥ, ਪੰਨਾ 1104) 
38. ` ੧. 143੦1੧6੧5॥੪ 000866 931 15148313 1੮1₹50121503, 9 52. 
39, ਭੈਰਉ ਕਬੀਰ, -ਆਦਿ ਗ੍ਰੰਥ, ਪੰਨਾਂ 1162. 
40. _ ੧.6. 23007, 18665). $>੦7੬6 300 £₹0#ਠ॥ਇ, $: 6 ਨੈ. 
41. ` ਕਿਨ ਹੀ 'ਬਲਜਿਆਂ ਕਾਂਸੀ ਤਾਂਬਾ,' ਕਿਨ ਹੀ ਲਉਜ ਸੁਪਾਰੀ ੧ 
ਸੋਤਰੁ ਬਨੰਜਿਆਂ ਨੰਮੁ ਗੋਬਿੰਦ ਕਾ, ਐਸੀ ਖੇਪ ਰਮਾਰੀ।। 
(ਰਾਗ ਕੇਦਾਰਾ, ਕਬੀਰ, ਆਦਿ ਗ੍ਰੇਥ, ਪੰਨਾ 1123) 
42. ਕਾ ਕ੍ਰੋਧੁ ਲੋਭੁ ਮੋਹੁ ਬਿਬਰਜਿਤ, ਰਰ ਪਦੁ ਚੀਲੋ ਸੋਈ ।! ਰ੍‌ 
% ਰੰ ( ਉਰੀ) 
43. ਉਸਤਤਿ ਨਿੰਦਾ ਦੋਊ ਬਿਬਰਜਿਤ, ਤਜਹੁ ਮਾਨ ਅਭਿਮਾਂਨਾ ।। 


-( ਉਹੀ ? 


(27) 


271,$0/707% 7 99711 2 99% 7 ੬446707 7(7067971976 7079 %7 0 01/.£77 


44. 


45. 


46- 
47. 
8, 


49, 
50. 


51. 


52. 
53. 
54. 


55, 
86. 


57. 
58: 


ਰਜ ਗੁਣ ਤਮ ਗੁਣ ਸਤ ਗੁਣ ਕਰੀਐ, ਏਹ ਤੇਰੀ ਸਭ ਮਾਇਆ ॥ 
ਚਉਥੇ ਪਦ ਕਉ ਜੋ ਨਰ ਚੀਨ, ਤਿਨ ਰੀ ਪਰਮਪਦੁ ਪਾਇਆ ॥ 
( ਉਹੀ ) 
ਮੂ ਕਰਿ ਬੈਲੁ ਸੁਰਤਿ ਕਰ ਖੈਡਾਂ, ਗਿਆਨਿ ਗੋਨਿ ਭਰਿ ਡਾਰੀ ॥ 
ਕਹਤੁ ਕਬੀਰ ਸੁਨਹੁ ਰੇ ਸੈਤਹੁ ਨਿਬਹੀ ਖੋਪ ਹਮਾਰੀ ॥ _ 
( ਉਹੀ ) 

ਗਉੜੀ ਕਬੀਰ, ਆਦਿ ਗ੍ਰੈਥ, ਪੰਨਾ 331 ਰ੍‌ 
ਗਉੜੀ ਕਬੀਰ, ਆਦਿ ਗ੍੍‌ਥ, ਪੰਨਾ 342 
ਬੈਏ ਬੋਦਗੀ ਇਕਤੀਆਰ ॥ ਸਾਹਿਬੁ ਰੌਸੂ ਧਰਉ ਜਿ ਪਿਆਰੁ ॥। 
ਕਹਿ ਕਬੀਰ ਗੁਲਾ॥ ਘਰ ਕਾ ਜੀਆਇ ਭਾਵੈ ਮਾਰਿ 11 

(ਗਉੜੀ ਕਬੀਰ, ਆਦਿ ਗ੍ਰੰਥ, ਪੰਨਾ 338) 
ਗਉੜੀ ਕਬੀਰ, ਆਦਿ ਗ੍ਰੈਥ, ਪੰਨਾ 327 
ਜਬ ਹਮ ਹੌਤੇ ਤਬ ਤੁਮ ਨਾਹੀ ਅਬ ਤੁਮ ਹਰੂ ਹਮ ਨਾਹੀ ।। 
ਅਬ ਹਮ ਤੁਮ ਏਕ ਭਏ ਹਹਿ, ਏਕੈ ਦੇਖਤ ਮਨੁ ਪਤੀਆਹੀ ॥ 

(ਗਉੜੀ ਕਬੀਰ, ਆਦਿ ਗ੍ਰੰਥ, ਪੰਨਾ 339) 
ਸਲੋਕ ਕਬੀਰ; ਆਦਿ ਗ੍ਰੌਥ, ਪੰਨਾ 1375 
ਮੁਕਤੀ, ਚਉਥਾ ਪਦ, ਪਰਮ ਪਦ ਤੇ ਸਹਿਜ ਦੀ ਵਿਆਖਿਆ ਲਈ ਅੱਗੋ ਲਿਖੇ 
ਕਬੀਰ ਬਾਣੀ ਦੇ ਸ਼ਬਦ ਦੇਖੋ । 
ਜਉ ਤੁਮ ਮੋਕਉ ਦੂਰ ਕਰਤ ਹਉ, ਤਉ ਤੁਮ ਮੁਕਤ'ਬਤਾਵਹੁ ॥ 

(ਮਾਰੂ ਕਬੀਰ, ਆਦਿ ਗ੍ਰੈਥ, ਪੰਨਾ 1104) 
ਉਸਤਤਿ ਨਿੰਦਾ ਦੌਉ ਬਿਬਰਜਿਤ...... 

(ਰਾਗ ਕੇਦਾਰਾ, ਆਦਿ ਗ੍ਰੰਥ, ਪੰਨਾ 1123) 
ਤਹ ਪਾਵਸ ਸਿੰਧ ਧੂਪ ਨਹੀ ਛਹੀਆ...(ਗਉੜੀ ਕਬੀਰ, ਆਦਿ ਗ੍ਰੰਥ, ਪੰਨਾ 333) 
ਫ. ਜਕਜਸ ਜ਼ਿੱਠੂ ਗਸ, ₹ਥੀਕ ਧ੍ਕ ਕਿਥੇਬੱਜ, ਬੰਜ। 5. 
86੬ 001 90616 ੬1800181₹0 1006714€(30108 €%. 8. 13110, 681 
6080 ੦੧4੧੧॥ਸ਼ 5&ਸ38, 27੧੧ 713053108, ੧01. [ 
0. 727. । 
ਗਉੜੀ ਕਬੀਰ, ਆਦਿ ਗ੍ਰੌਥ, ਪੰਨਾ 344 
ਸੁਰਤਿ ਸਿਮ੍ਰਿਤਿ ਦੁਇ ਕੈਨੀ ਮੁੱਦਾ, ਪਰਮਿਤਿ ਬਾਹਰਿ ਖਿੰਥਾ ॥ 
ਸੁਨਿ ਗੁਫਾ ਮਹਿ ਆਸਣ ਬੋਸਣ ਕਲਪ ਬਿਬਰਜਿਤ ਪੰਥਾ ॥੧। 
ਮੇਰੇ ਰਾਜਨ, ਮੈ ਬੈਰਾਗੀ ਜੌਗੀ । ਮਰਤ ਨ ਸੋਗ ਬਿਓਂਗੀ ।(੧।ਰਹਉ॥! 

(ਗਉੜੀ ਕਬੀਰ, ਆਦਿ ਗ੍ਰੈਥ, ਪੰਨਾ 334) 

(38) 


2716 67078 7 %77 5 796 77 £4457078 7(7070697127574078 % ਆਨ 


59. 
60. 
61. 
62. 


63. 


64. 
65. 


66. 
67. 


68. 
69. 
70, 
70. 
72. 
73 


74. 
75, 


ਛ: ਫੁਕਹੀ ਬਥਕ ਕਿਕੇਕੀ, ਵਕੀ, ਧੰਜ 221 

ਕਠੀ, ਚੱਜ 223 

ਸੋਰਠ ਕਬੀਰ, ਆਦਿ ਗ੍ਰੰਥ, ਪੰਨਾ 655 

ਡਾ. ਇੰਦਰਜੀਤ ਸਿੰਘ ਵਾਸੂ, ਮਨੁੱਖ ਦਾ ਸੈਕਲਪ - ਇਕ ਸਿਧਾਂਤਕ ਅਧਿਐਨ, 
ਪੰਨਾ 102 

ਬਾਰਹ ਬਰਸ ਬਾਲਪਨ ਬੀਤੇ, ਬੀਸ ਬਰਸ ਕਛੁ ਤਪੁ ਨ ਕੀਓ ॥ 

ਤੀਸ ਬਰਸੁ ਕਛੁ ਦੇਵ ਨ ਪੂਜਾ, ਫਿਰਿ ਪਛੁਤਾਨਾ ਬਿਰਧਿ ਭਇਓ 1੧॥ 

ਚਰਨ ਸੀਸੁ ਕਰ ਕੇਪਨ ਲਾਗੇ, ਨੈਨੀ ਨੀਰੁ ਅਸਾਰ ਬਹੈ ॥ 

ਜਿਹਵਾ ਬਚਨੁ ਸੁਧ ਨਹੀ ਨਿਕਸੈ, ਤਬ ਰੇ ਧਰਮ ਕੀ ਆਸ ਕਰੈ ॥ 

(ਆਸਾ ਕਬੀਰ, ਆਦਿ ਗ੍ਰਥ, ਪੰਨਾ 79) 
`ਡਾ. ਹਤਿਭਜਨ ਸਿੰਘ, ਮੁਲ ਤੇ ਮੁਲੰਕਣ, ਪੰਨਾ 28 
ਜਿਸ ਕਉ ਸਬਦੁ ਬਸਾਵੈ ਐਤਰਿ, ਚੂਕੈ ਤਿਸਹਿ ਪਿਆਸਾ ॥ 
ਹੁਕਮੈ ਬੂਝੈ ਚਉਪੜਿ ਖੇਲੈ, ਮਨੁ ਜਿਣਿ ਢਾਲੇ ਪਾਸਾ ।੩। 
ਕਹੁ ਕਬੀਰ ਤੋਂ ਜਨ ਕਬਹੁ ਨ ਹਾਰਹਿ, ਢਾਲਿ ਜੁ ਜਾਨਹਿ ਪਾਸਾ ॥ 

(ਸੂਹੀ ਕਬੀਰ, ਆਦਿ ਗ੍ਰੇਥ, ਪੰਨਾ 793) 
ਲੈਕਾ ਸਾ ਕੋਟੁ ਸਮੁੰਦ ਸੀ ਖਾਈ ।। ਤਿਹ ਰਾਵਨ ਘਰਿ ਖਬਰਿ ਨ ਪਾਈ ॥ 

(ਆਸਾ ਕਬੀਰ, ਆਦਿ ਗ੍ਰੈਥ, ਪੰਨਾ 481) 
ਗੁਰਮਤਿ ਤਾਮੈ ਨਾਮਿ ਬਸਾਈ ॥ ਅਸਥਿਰੁ ਰਹੈ ਨ ਕਤਹੂ ਜਾਈ ।। 

( ਉਹੀ ) 
ਸਲੋਕ ਕਬੀਰ, ਆਦਿ ਗ੍ਰੌਥ, ਪੰਨਾ 1365 
ਗਉੜੀ ਕਬੀਰ, ਆਦਿ ਗ੍ਰੰਥ, ਪੰਨਾ 330. 
£.02. 3002, 25₹੦8010ਊ₹ & ੧੧੬11£108, . 147. 
25 ਪੁਯ੦੧੬0 0 ੨ €. 23086, 0 68, 9. 106. 
ਮਾਰੂ ਕਬੀਰ, ਆਦਿ ਗ੍ਰੌਥ, ਪੰਨਾ 1106. 
ਕਹੁ ਕਬੀਰ ਇਹੁ ਰਾਮ ਕੀ ਅੰਸੁ ॥ 
ਜਸ ਕਾਗਦ ਪਰ ਮਿਟੈ ਨ ਮੰਸੁ । 

(ਗੋਂਡ ਕਬੀਰ, ਆਦਿ ਗਥ, ਪੰਨਾ 871) 
ਸ਼ਰਦੂਲ ਸਿੰਘ ਕਵੀਸ਼ਰ, ਸਿੱਖ ਧਰਮ ਦਰਸ਼ਨ, ਪੰਨਾ 230 ਦੇ ਹਵਾਲੇਂ ਅਨੁਸਾਰ 
ਕਹੀ ਨ ਉਪਜੈ, ਉਪਜੀ ਜਾਣੈ, ਭਾਵ ਅਭਾਵ ਵਿਰੂਣਾ ॥ 

ਮਲ (ਆਸਾ ਸ੍ਰੀ ਕਬੀਰ ਜੀਉ, ਆਦਿ ਗ੍ਰੈਥ, ਪੰਨਾ 475) 


(29) 


2716 67078 7 %77 5 7%6 77 £457078 7(707069712757078 9 ਆਨ 


76. ਸਲੋਕ ਕਬੀਰ, ਆਦਿੰ ਗ੍ਰੰਥ, ਪੰਨਾਂ 1375. 
77. ਬਹੁ ਪਰਪੰਚ ਕਰਿ ਪਰੇ ਧਨੁ ਲਿਆਵੈ ॥ 
ਸੁਤ ਦਾਰਾ ਪਹਿ ਆਨਿ ਲੁਟਾਵੈ।! _ ਹਾ ਰ੍ 
ਰ੍ (ਸੌਰਠ ਕਬੀਰ, ਆਂਦਿ ਗ੍ਰੰਥ, ਪੰਨਾ 656) 
78. ਸਰਦੂਲ ਸਿੰਘ ਕਤੀਤਤ, ਜਿੱਤ ਧਰ ਦਤੜਨ (ਸੋਪਾ. ਡਾ. ਵਜ਼ੀਰ ਸਿੰਘ), ਪੰਨਾ 
262. ਰ੍‌ 
79. ਆਸਾਂ ਸਰੀ ਕਬੀਰ ਜੀਉ, ਆਦਿ ਕੰ ਗ੍ਰੰਥ, ਪੰਨਾ 475. 
80, _ €-9. ਹਂਘਣ, 0]% €11., 9. 513, 
81- ਅੰਧਕਾਰ ਸੁਖਿ ਕਬਿ ਨ ਸੋਈ ਹੈ ॥ 
ਹਾਜ਼ਾਂ ਨ ਦੋਊ ਮਿਲਿ ਰੋਈ ਹੈ ॥ 
(ਗਉੜੀ ਕਬੀਰ, ਆਜੰਦ ਗ੍ਰੰਥ, ਪੰਨਾ 325) 
82, ਔਧਿਆਰੇ ਦੀਪਕੁ ਚਹੀਐ ॥ ਇਕਂ ਬਸੇਤੁ ਅਗੋਚਰ ਲਟੀਐ ॥___ ਰ੍ 
(ਸੋਰਠ ਕਬੀਰ, ਆਦਿ ਗ੍ਰੇਥ, ਪੰਨਾ 655) 
83. ਗਉੜੀ ਕਬੀਰ, ਆਦਿ ਗ੍ਰੰਥ, ਪੰਨਾ 378, 
84. _ ਡਾ. ਰਾਧਾਕ੍ਰਿਸ਼ਨਨ, ਧਰਮ-ਇਕ ਤੁਲਨਾਤਮਿਕ ਅਧਿਐਨ, (ਪੰਜਾਬੀ ਰੂਪ ਪ੍ਰੋਫੈਸਰ 
ਆਤਮਜੀਤ ਸੂਰੀ) ਪੰਨਾ 138. ਰ੍ 
85. ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹੱਦਿਸ ਜਾਇ ।੧ 
(ਗਉੜੀ ਕਬੀਰ, ਅਸੰਦ ਗ੍ਰਥ, ਪੰਨਾ 1369) 
86. _ ਕਬੀਰ ਮਨੁੰ ਜਾਨੈ ਸਭ ਬਾਤ ਜਾਨਤੋ ਹੀ ਅਉਗੁਨ ਕਰੈ ॥ 
ਕਾਹੇ ਕੀ ਕੁਸਲਾਤ ਹਾਥਿ ਦੀਪੁ ਕ੍ਰਏ ਪਰੈ ॥ 
(ਸਲੋਕ ਕਬੀਰ, ਆਜ ਗ੍ਰੰਥ, ਪੰਨਾ 1376) 
87. _ 5 10: 107 _ €6073੬0 106੬7ਮ₹੬੩੧੭॥ 583 6080 
6॥%੧7॥ਸ $&ਸਭ੩ ਜੋ: 88115), 1:408੧੦7 9$ 60763੮08ਸ 
5011: 18116, ੧61. 11, 9. 1027. ਰ੍ 
88. _ ਪਹਿਲੀ, ਕਰੂਪਿ ਕੁਜਾਤਿ, ਕੁਲਖਨੀ, ਸਾਹੁਰੋ ਪੋਈਐ ਬੁਰੀ ।। 
ਅਬ ਕੀ ਸਰੂਪਿ ਸੁਜਾਨਿ ਸੁਲਖਨੀ, ਸਹਿਜੇ 'ਉਦਰ ਧਰੀ 1੧1! ਭਲੀ ਜਰੀ, ਮੁਈ 
ਮੋਰੀ ਪਹਿਲੀ ਬੁਰੀ ॥। ਜੁਗੁ ਜੁਗੁ ਜੀਵਉ, ਮੋਰੀ ਅੰਬ ਕੀਂ ਧਰੀ ॥੧॥ਰਹਾਉ॥ 
(ਆਸਾ ਕਬੀਰ, ਆਦਿ ਗ੍ਰੰਥ, ਪੰਨਾ 483) 
89. _ 2. ੧੪੧੮, "€੦0168715005 & ੧੬੧੬੦੧੧60੬”, ੧੧੬ €60601% 01 
ਗ੩੩ (ਜਰ. ੧੩61੩॥73ਚ00ਨ੧ ਕਗਹ ?.1. ੧੩[ਹ) ਹ: 356, 


(30) 


2716 67078 7 %771 $ 76 77 ੬4570 7(7070697127957078% 9 ਆਨ 


90. 


ਉ£ ” 


92. 
93, 
94. 
95. 
96, 
924 


98. 
ਉਹ, 


100. 
101. 


102. 
103. 


ਸ਼ੈਰੀ ਬਹੁਰੀਆ ਕੌ ਧਨੀਆ ਨਾਉ ॥-ਲੇ ਰਾਖਿਓ_ਰਾਮ ਜਨੀਆ ਨਾਉ. 
ਕਰਤ ਕਬੀਜ-ਸ਼ੁਨ੍ਹੁ ਮੈਰੀ ਮਾਈ ॥ ਢਿੰਨ ਮੁੰਡੀਅਨ ਮੋਰੀ ਜਾਤਿ ਗਵਾਈ ।। 
(ਆਸਾ ਕਬੀਰ, ਆਦਿ ਗ੍ਰੈਥ, ਪੰਨਾ 484) 
ਆਸ਼ਾ ਕਬੀਰ, ਆਦਿ ਗ੍੍‌ਥ, ਪੰਨਾ 480. 
ਸ.&. 1੧੧੧੧੦0150॥, 110 ੧1₹56£5 09 73180, [11 50- 51. 
ਲੋਰਨੁ ਕਬੀਰ, ਆਦਿ ਗੰਥ, ਪੰਨਾ 656. 


ਭੈਰਉ ਕਬੀਰ, ਆਂਦਿ ਗ੍ਰੰਥ, ਪੰਨਾ 1161. 


ਰਾਗ ਬਸੈਤ ਕਬੀਰ, ਆਦਿ ਗੈਥ, ਪੰਨਾ 1193. 

ਗਉੜੀ ਕਬੀਰ, ਆਦਿ ਗ੍ਰੌਥ, ਪੰਨਾ 339. _ 

ਕਤੀਰ ਮਾਨੜ ਜਨਮੁ ਦੁਤੰਭੁ ਹੈ, ਹੋਇ ਨ ਬਾਰੈ ਬਾਰ ॥ 

ਜਿਉ ਬਨ ਫਲ ਪਾਕੇ ਭੁਇ ਗਿਰਹਿ, ਬਹੁਰਿ ਨ ਲਾਗਹਿ ਡਾਰ ।। 


(ਜਲੌਂਕ ਕਬੀਰ, ਆਦਿ ਗੈਬ, ਪੰਨਾ 1366)' 
ਭੈਟਰੈ ਕਬੰਰ, ਆਦਿ ਗ੍ਰੰਥ, ਪੰਨਾ 1 159. 


`ਅਸਲੁ ਸਿਥਾਨੋਂ, ਲੋਖਾ ਦੇਨਾ ॥ ਆਇ ਕਠਿਨ ਦੂਤ ਜਮ ਲੋਨਾ ॥ 


ਕਟਉ ਅਰਦਾਸਿ ਗਾਵ ਕਿਛੁ ਬਾਕੀ ॥ ਲੋਹੁ ਨਿੰਬੇਰਿ ਆਜੁ ਕੀ ਰਾਤੀ ।। 

(ਸੂਹੀ ਕਬੀਰ, ਆਦਿ ਗ੍ਰੰਥ, ਪੰਨਾ 792) 
ਬਿਲਾਵਲ ਕਬੀਰ, ਆਦਿ ਗ੍ਰੈਥ, ਪੰਨਾਂ 856. . 
ਕਿਉ ਲੀਜੈ ਗਢੁ ਬੋਕਾ ਭਾਈ । ਜ਼ੌਵਰ ਕੋਟ ਅਰੁ ਤੇਵਰ:ਖਾਈ.।,੧।ਰਹਾਉ।। 


ਭਰਵਤ ਭੀਰਿ ਸਕਤਿ ਸਿਮਰਨ ਕੀ, ਕਟੀ ਕੁਲ ਭੈ-ਫ਼ਾਸ਼ੀ ॥` 
ਦਾਸ ,ਕੰਮੀਰੂ ਚੜ੍ਓ ਗੜ੍ਹ ਉਪਰਿ ਚਾਜੁ ਲੀਓ ਅਬਿਨਾਸੀ ।। 
``__ . (ਭੈਰਉ ਕਬੀਰ,-ਅਹਦਿ-ਗ੍ਰਥ੍, ਪੰਨਾ 1161) 
ਆਨਾ ਕਬੀਰ, .ਆਂਦਿ ਗ੍ਰੰਥ, ਪੰਨਾ 484 
ਝੇਕੁ ਕੁਹਲੁ ਮੋਕਉ ਸਤਿਗੁਰੂ ਬਤਾਇਆ ॥ 
ਹਰਿ ਜੋ ਕਿਛੁ ਕੇਰੇ ਸੁ ਹਰਿ ਕਿਆ ਭਗਤਾ ਭਮਇਆ 1 
- (ਗਉੜੀ, ਗੁਆਰੇਰੀ ਮਹਲਾ ੫, ਆਦਿ ਗ੍ਰੇਥ, ਪੰਨਾ 175- -76) 


- ਸੁਨਤਿ ਕੀਵੇ ਤਰਕ ਜੇ ਹੋਇਗਾ, ਅਉਰਤ ਕਾਂ ਕਿਆ ਕਰੀਐ ॥ 


(ਆਸ਼ਾ ਸ੍ਰੀ ਕਬੀਰ,.ਆਦਿ ਗ੍ਰੰਥ, ਪੰਨਾ. 477) 


ਕੇ ਮਨ ਕਾ ਸੂਤਕੁ ਦੂਜਾ ਭਾਉ ॥ ਭਰਮੇ ਭੂਲੇ ਆਵਉ ਜਾਊ ॥ ਸਿ 


' ਮਰ ਗ੍ਰਆਜ਼ੇੜੀ 'ਮੁਰਲਾ ੩, ਆ ਗ੍ਰੰਥ, 'ਪੰਲੀ- 229) 


(31) 


2716 67078 7 %77 5 7%6 77 £457078 7(7070697127570718 % ਆ. 67 


106. 


107. 


108. 


109. 


110. 


112, 


113. 


114. 


271,$0/707% 7 9971 2 99% 7 ੬4477 078 


'ਗ੍ਰਹੁ ਤਜਿ ਬਨ ਖੰਡ ਜਾਈਐ, ਚੁਨਿ ਖਾਈਐ ਕੰਦਾ ॥_ 
ਅਜਹੂ ਬਿਕਾਰ ਨ ਛੋਡਈ, ਪਾਪੀ ਮਨੁ ਮੰਦਾ ।। ਰ੍‌ ੍‌ 

(ਬਿਲਾਵਲ ਕਬੀਰ, ਆਦਿ ਗ੍ਰੰਥ, ਪੰਨਾ 855) 
ਡਾ. ਰਾਂਧਾਕ੍ਰਿਸ਼ਨਨ,' ਧਰਮ ਇਕ ਤੁਲਨਾਤਮਕ ਅਧਿਐਨ (ਪੰਜਾਬੀ ਰੂਪ ਪ੍ਰੋ. 
ਅਤਰਜੀਤ ਸੂਰੀ) ਪੰਨਾ. 105. 
ਜਿਹ ਘਰੁ ਬਨੁ ਸਮਸਰਿ ਕੀਆ ਤੇ ਪੂਰੇ ਸੈਸਾਰ ॥ 

(ਮਾਰੂ ਕਬੀਰ, ਆਦਿ ਗ੍ਰੰਥ, ਪੰਨਾ 1102) 

ਜਉ ਤਨੁ ਚੀਰਹਿ, ਅੰਗੁ ਨ ਮੌਰਫੇ ॥ ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ ॥ 


ਹਮ ਤੁਮ ਬੀਚੁ ਭਇਓ ਨਹੀ ਕੋਈ ॥ ਤੁਮਹਿ ਸੁ ਕੌਤ ਨਾਰਿ ਹਮ ਸੋਈ ॥! 
(ਆਸਾਂ ਕਬੀਰ, ਆਦਿ ਗ੍ਥ, ਪੰਨਾ 484) 
ਨਾਮਾਂ ਕਹੈ ਤਿਲੋਚਨਾ ਮੁਖ ਤੋਂ ਰਾਖ਼ੁ ਸੋਮ੍ਾਲਿ ॥ 
ਹਾਥ ਪਾਉਂ ਕਰਿ ਕਾਮੁ ਸਭੁ ਚੀਤ ਨਿਰੋਜਨ ਨਾਲਿ ॥ 
(ਸਲੋਕ ਕਬੀਰ, ਆਦਿ ਗ੍ਰੇਥ, ਪੰਨਾ 1376) 
ਦੁਇ ਸੇਰ ਮਾਂਗਉ ਚੂਨਾ ॥ ਪਾਉ ਘੀਉ ਸੈਗਿ ਲੂਨਾ ॥ 
ਅਧ ਸੇਰੁ ਮਾਂਗਉ ਦਾਲੋਂ । ਮੋ ਕਉ ਦੋਨਉ ਵਖਤ ਜਿਵਾਲੇ ॥ 


ਮੈ ਨਾਹੀ ਕੀਤਾ ਲਬੋ ॥ ਇਕੁ ਨਾਉ ਤੇਰਾ ਮੈਂ ਫਬੋ ॥ 

(ਸੋਰਠ ਕਬੀਰ, ਆਦਿ ਗ੍ਰੰਥ, ਪੰਨਾ 656) 
ਕਬੀਰ ਕਾਲਿ ਕਰਤਾ ਅਬਹਿ ਕਰੂ, ਅਬ ਕਰਤਾ ਸੁਇ ਤਾਲ ॥ 
ਪਾਛੈ ਕਛੂ ਨ ਹੋਇਗਾ, ਜਉ ਸਿਰ ਪਰ ਆਵੈ ਕਾਂਲੁ । 

(ਸਲੌਕ ਕਬੀਰ, ਆਦਿ ਗ੍ਰੰਥ, ਪੰਨਾ 1371) 

ਕਬੀਰ ਡੂਬਹਿਗੋ ਰੇ ਬਾਪੁਰੇ, ਬਹੁ ਲੌਗਨ ਕੀ ਕਾਨਿ ॥ 
ਰ੍ (ਉਹੀ, ਪੰਨਾ 1373) 
ਮਨ ਮਾਨੋ ਲੌਗੁ ਨ ਪਤੀਜੈ ॥ ਰਾ ਦ 
ਨ ਪਤੀਜੈ ਤਉ ਕਿਆ ਕੀਜੈ ॥ 

(ਸੋਰਠ ਕਬੀਰ, ਆਦਿ ਗ੍ਰੰਥ, ਪੰਨਾ 656) 


. ਪਹਿਲਾ ਪੂਤੁ ਪਿਛੈਗੀ ਮਾਈ ।। ਗੁਰੁ ਲਾਗੋ ਚੇਲੋਂ ਕੀ ਪਾਈ ॥੧॥ 


ਏਕੁ ਅਚੰਭਉ ਸੁਨਹੁ ਤੁਮ੍‌ ਭਾਈ ।। ਦੇਖਤ ਸਿੰਘ ਚਰਾਵਤ ਗਾਈ ।!੧।।ਰਹਾਉ॥ 


ਘਰ ਚਰਿ, ਕਸ ਜਰਵਨਾਜਈੀ- ॥ ਬਾਹਰਿ ਬੈਲੁ ਗੈਨਿ ਘਰਿ ਆਈ ॥ 
(ਆਸਾਂ ਕਬੀਰ, ਆਦਿ ਗ੍ਰੈਥ, ਪੰਨਾ 481) 


(32) 


7(7067971976 70779 %7 0 01/.£77 


116. ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸੰਭ ਬੈਦੋ ।[ ` 
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੋਂ ਕੇ ਮੈਦੇ ॥ ` 
` 'ਕ੍ਰਿਭਾਤੀ ਕੌਥੀਗ?ਆਦਿ'ਗ੍ਰੋਥ,-ਪੌਨਾ 1349) 
117. 1668. 510੩0, ੧੬੩6), ਨ. 45. 
118. ਪਡੀਆ ਕਵਨ ਕੁਰਮਤਿ ਤੁਮ ਲਾਗੇਂ 1 
ਬੂਡਹੁਗ਼ੇ ਪਰਵਾਰ ਸ਼ਕਲ ਸਿਉ -ਰਮੁ.ਨ ਜਪਹੁ ਅਭਾਗੇ ੧: 
ਰੰ ; (ਮਾਰੂ ਕਬੀਰ, ਆਦਿ ਗ੍ਰੈਥ 
119.. ਰਜਿ ਬਾਮਨ ਗੁਰੂ 0 ਜਗੁੜ ਕਾ ਭਗਤਨ ਕਾ.ਗੁਰੂ ਨਾਰਿ ।। : 
ਲੇ ਅਰ੍ਝਿ ਉਰਝ੍ ਕੈ ਪਚਿ ਮ਼੍ਰਆ, ਚਾਰਹੁ ਬੋਦਰੁ ਮਾਹਿ ॥ 
ਜੇ (ਸਲੋਕ ਕਬੀਰ, ਅਪੰਦ ਗ੍ਰੈਥ, ਪੰਨਾ 1377) 
120. ਗੁਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥ 





ਭਾ 1102) 


ਜੌ ਤਾ ਬ੍ਰਾਹਮਣੁ, ਬ੍ਰਾਹਮਣੀ ਜਾਇਆ । ਤਉ ਆਨ ਬਾਦ ਕਾਹੇ ਨਹੀ ਆਇਆ ॥੨॥ 
ਤੁਮ ਕਤ ਬ੍ਰਾਹਮਣੂ, ਹਮ ਕਤ ਸੂਦ । ਹਮ ਕਤ ਲੌਹੂ, ਤੁਮ ਕਤ ਦੂਧ ॥੩॥ 
ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ।। ਸੋ ਬ੍ਰਾਹਮਣ ਕਹੀਅਤੁ ਹੈ ਹਮਾਰੈ ॥੪।। 
(ਗਉੜੀ ਕਬੀਰ, ਆਦਿ ਗ੍ਰੰਥ, ਪੰਨਾ 324) 
121. ਮਾਰੂ ਕਬੀਰ, ਆਦਿ ਗ੍ਰੰਥ, ਪੰਨਾ 1105. 
122. ਦਕਜੀ ਕਗੰਜ ਧਧਫੇਧ ਲਕੀ₹ ਧ੍ਕੇ ਜਿਜ ਕੇ ਕਸ ਸੋ ਕਿਕੇਫੁ ਬੈਰਜ, ਧੰਜ 
135. 
123: _ ਰਮਰਾ ਝਗਰਾ ਰਹ! ਨ ਕੋਊ,॥ ਪੈੜਿਤੇ,ਮੁਲਾਂ ਛਾਡੇ ਦੋਊ; 
` (ਭੋਰੇਉ ਕਬੀਰ, ਆਦਿ ਗ੍ਰੈਥ, ਪੰਨਾ 1158) 
ਤੁਰਕ ਕਹਾ ਤੇ ਆਏ. ਕਿਨ੍ਹ ਏਹ ਰ੍ਰਾਹ ਚਲਾਈ, 11 
(ਆੱਸਾ ਕਬੀਰ, ਆਦਿ ਗ੍ਰੰਥ, ਪੰਨਾ 477) 
125. ਅਲਹੁ ਏਕੁ ਮਸੀਤਿ ਬਖਤ੍ਰ.ਹੈ, ਅਵਰੁ ਮੁਲਸ਼ੁ, ਕਿਸੁ ਕੇਰਾ ।। 
ਹਿੰਦੂ ਮੂਰਤਿ ਨਾਮ ਨਿਵੀੱਸੀ ਦੁੰਹ ਮਹਿ ਤੁ ਨ ਹੇਰਾ ॥। 
(ਪ੍ਰਭਾਤੀ ਕਬੀਰ, ਆਦਿ ਗ੍ਰੰਥ, ਪੰਨਾ 1349) 





124. ਹਿੰਦੂ ਤੁ 





126. ਉਹੀ 
127. ਉਹੀ; ਪੰਨਾ 1356 
128. ਵ1: ਡ੍ਕਹੀ ਬਜਕ ਕਿਕੇਕੀ, ਲਕੀਕ, ਧੰਜ 217. 

129. --ਕਫ਼ੀ-- ਬੱਗ 220. 
130. ---ਕਣੀ-- ਧੰਜ 216. 
131. ਵਫ. ਬਟ੍ਜਸ ਜਿੱਫੂ ਗਜ, ਲਕੀਦ ਧ੍ਕ ਕਿਕੇਬਜ, ਧੰਜ 11-12. 
132, ਵਰ. ਜੁਕਟੀ ਬਜਕ ਕਿਕੇਕੀ, ਕਫ਼ਹੀ ਦਬਜ, ਬੱਜ 216. 


- (33) 


2716 67078 7 %77 $ 796 77 £457078 7(70069712757078 9 ਆ. ਹ7 


133. ਕਾਲਬੂਤ ਕੀ ਹਸਤਨੀ, ਮਨ ਬਉਰਾ ਰੇ, 
ਚਲਤੁ ਰਚਿਓ ਜਗਦੀਸ ॥ 
ਕਾਮ ਸੁਆਇ, ਗਜ ਬਸਿ ਖਰੇ, ਮਨ ਬਉਰਾ ਰੇ, 
ਅੰਕਸੁ ਸਹਿਓ ਸੀਸ ॥ ॥ 
ਮਰਕਣ ਮੁਸਟੀ ਅਨਾਜ ਕੀ, ਮਨ ਬੇਉਰਾਂ ਰੇ, ਲੀਨੀ ਹਾਬੁ ਪਸਾਂਰਿ ॥ 
ਛੂਟਨ ਕੋ ਸਹਸਾ ਪਰਿਆ, ਮਨ ਬਉਰਾ ਰੇ, ਨਾਚਿਓ ਘਰ ਘਰ ਬਾਰਿ ।੧ 


ਜਿਉ ਨਲਿਨੀ ਸੂਅਟਾ ਗਹਿਓ, ਮਨ ਬਉਰਾਂ ਰੇ, ਮਾਯਾ ਇਹੁ ਬਿਉਹਾਰੂ ।। ਰ੍ 
(ਗਉੜੀ ਕਬੀਰ, ਆਦਿ ਗ੍ਰੌਥ, ਪੰਨਾ 335) 


ਗੁਰੂ ਨਾਨਕ ਦੇਵ ਮਿਸ਼ਨ ਦੇ ਟ੍ਰਂਕੇਟ 
ਆਪ ਪੜੇਂ ਤੇਂ ਪ੍ਰਰਾਰ ਹਿੱਤ 
ਹੋਰਨਾਂ ਵਿਚ ਵੰਡੋਂ / 


(347) 


2715 8/707% 7 99711 2 99% 7 44670 7(7067971976 7679 €%7 0 01/.£77 


